ਤੇਜਵੰਤ ਸਿੰਘ ਗਿੱਲ 
ਰਘੁਬੀਰ ਢੰਡ 
ਅਤਰਜੀਤ 

ਬਲਜੀਤ ਬਾਸੀ 

ਦੇਵ 

ਹਰਭਜਨ ਸਿੰਘ ਹੁੰਦਲ 
ਕੁਮਾਰ ਵਿਕਲ 
ਸ਼ਹਰਯਾਰ 


ਸਪਾਦਕ 


ਰਘਬੀਰ ਸਿੰਘ 


ਅਪਰੇਲ - ਜੂਨ 1975 


ਸਾਹਿਤ ਦੀ ਵਿਸ਼ੇਸ਼ਤਾ 
ਸੁਖਬੀਰ ਦੇ ਨਾਵਲ 


ਵਿ 


ਅਪਰੈਲ=ਜੂਨ 1975 ਇਸ ਅੰਕ ਵਿਚ 


ਸੰਤ ਸਿੰਘ ਸੇਖੋਂ /ਸੰਪਾਦਕੀ/ਜਾਹਿਤ ਦੀ ਵਿਸ਼ੇਸ਼ਤਾ 

| ਦੇਵ/ਕਵਿਤਾ/ਸਫ਼ੈਦ ਲਿਟ 

ਰਘੁਬੀਰ ਢੰਡ/ਕਹਾਣੀ/ਸੱਪ ਦੀ ਅੱਖ 

।_ ਅਤਰਜੀਤ/ਕਹਾਣੀ/ਹਿੰਸਕ ਵਾਰਦਾਤ 

ਬਲਜੀਤ ਬਾਸੀ/ਕਹਾਣੀ/ਲੇਖ ਤੇ ਲੇਖਾ 

ਹਰਭਜਨ ਸਿੰਘ ਹੁੰਦਲ/ਗਜ਼ਲ 

_ ਪ੍ਰੀਤਮ ਸਿੰਘ/ਕਵਿਤਾ/ਇਕ ਅੱਥਰ੍ਹ ਦਾ ਸਫ਼ਰਨਾਮਾ 

ਸਮੀਰਾਂ ਅੱਜ਼ਾਮ/ਕਹਾਣੀ/ਇਕ ਵਰ੍ਹਾ ਹੋਰ [ਅਣੁ : ਜੌਗਾ ਸਿੰਘ] 
ਸੋਹਣ ਢੰਡ/ਕਵਿਤਾ/ਇਤਿਹਾਸ਼ ਸਦਾ ਟੁਰਦਾ ਹੈ 


ਤੇਜਵੰਤ ਸਿੰਘ ਗਿੱਲ/ਨਿਬੰਧ/ਫਾਰਸ਼ਨਿਕ-ਇਤਿਹਾਸਕ 


ਰਘਬੀਰ ਸਿੰਘ/ਨਿਬੰਧ/ਸਖਬੀਰ `ਦੇ ਨਾਵਲ 


ਵਿਦੇਸ਼ ਪ੍ਰਤਿਨਿਧ 
। ਨਿਰੈਜਨ ਸਿੰਘ ਨ੍ੂਤ 


1197, ਸੈਕਟਰ 15-ਬੀ, ਕੁਮਾਰ ਵਿਕਲ/ਹਿੰਦੀ ਕਵਿਤਾ/ਸੜਕ 


ਸ਼ਹਰਯਾਰ/ਨਿਬੰਧ/ਇਕ ਲੌਕ ਗੀਤ ਦੇ ਨਾਲ ਨਾਲ 
।_ਪ੍ਰਾਪਤ/ਨਿਬੰਧ/ਲੂਸੂਨ : ਜੀਵਨ ਤੇ ਵਿਚਾਰ 

$।੧%੧% 15 3੭7੦੮ਵ੪੪੦ | _ਦੰਤੌਤਜਨ ਸਿੰਘ ਹੁੰਦਲ/ਰੀਵੀਉ/ਸੜਕ ਵਰਗਾ ਮਨੁੱਖ 
੮੧੩ 0. ਨ. |. ੧036 ਹਿਮ 
3! ₹੮॥੦੦15, ੦1੬੬5 300 
5੦੮੩1 ੬603੦ ੮੯175 
੯16੬ 1੬੯੮੬) 0੦. 2/6-668 
(੬2) ੪3੮੬੦ 26.9.66. 


ਭਰਸ਼ਨ/'ਰੀਵੀਉ/ਲੱਕੜ ਦੀ ਲੱਤ 


(3 ਅਮਰਜੀਤ ਸਿੰਘ 23 ਸੁਰਜੀਤ ਗਿੱਲ 1 ਧਿਆਨਪੁਰੀ 


` 0 


ਇਕ 


ਭੀ 


ਸੈਪਾਦਕੀ 


ਸਾਹਿਤ ਦੀ ਵਿਸ਼ੇਸ਼ਤਾ 


ਲੋਕ-ਗੀਤ, ਲੌਕ ਕਥਾ, ਆਦਿ, ਵਿਚ ਮਨ੍ਖੀ ਵੇਦਨਾ ਦੀ ਅਭਿਵਿਅਕਤੀ ਜਾਂ ਇਸ 
ਵੇਦਨਾ ਨੂੰ ਮਿਥਿਆ ਰੂਪਾਂ ਵਿਚ ਲੁਕਾਣ ਦਾ ਪ੍ਰਯਾਸ ਕੀਤਾ ਜਾਂਦਾ ਹੈ । ਪਰ ਜਿਥੋਂ ਤਕ ਇਹ 
ਮਨੁਖੀ ਵੇਦਨਾ ਮਨੂਖ ਸਮ੍ਹਹਾਂ ਵਿਚ ਸਾਂਝੀ ਹੁੰਦੀ ਹੈ, ਇਸ ਦੀ ਅਭਿਵਿਅਕਤੀ ਇਕ ਵਿਸ਼ੇਸ਼ ਪ੍ਰਕਾਰ 
ਦੇ ਸੰਚਾਰ ਦਾ ਕੰਮ ਵੀ ਕਰਦੀ ਹੈ । ਜਿਥੋਂ ਤਕ ਇਹ ਵੇਦਨਾ ਦੁਖ ਭਰੀ ਹੁੰਦੀ ਹੈ, ਇਹ ਸੰਚਾਰ 
ਇਕ ਪ੍ਰਕਾਰ ਦੇ ਮਨੌ-ਵਿਰੇਚਨ ਦਾ ਕੌਮ ਕਰਦੀ ਹੈ ! ਪਰ ਜੇ ਇਸ ਅਤਿਵਿਅਕਤੀ ਵਿਚ ਦੁਖ ਦਾ ਅੰਸ਼ 
ਘੱਟ ਹੋਵੇ ਜਾਂ ਇਹ ਆਨੰਦਮਈ ਹੋਵੇ ਤਾਂ ਇਹ ਸੋਚਾਰ ਆਨੰਦਦਾਇਕ ਜਾਂ ਮਨੋਰੋਜਨ ਦੇਣ ਵਾਲੀ 
ਹੋ ਜਾਂਦੀ ਹੈ । ਇਹ ਸਾਹਿਤ ਦੇ ਮੁਢਲੇ ਮੰਤਵ ਹੰਦੇ ਹਨ, ਮਨੋਰੰਜਨ ਤੇ ਮਨੋਵਿਰੇਚਨ । ਪਰ ਸਾਹਿਤ 
ਲਈ ਇਹਨਾਂ ਮੰਤਵਾਂ ਅੰਦਰ ਸੀਮਿਤ ਹੋ ਜਾਣਾ ਸਾਹਿਤ ਦੀਆਂ ਸਾਰੀਆਂ ਸੈਭਾਵਨਾਵਾਂ ਦੇ ਤਿਆਗ 
ਦੇ ਤੁਲ ਹੋ ਜਾਂਦਾ ਹੈ । 

ਸਾਹਿਤ ਦੀਆਂ ਸੰਭਾਵਨਾਵਾਂ ਕੀ ਹਨ ? ਸਪਸ਼ਟ ਹੈ ਕਿ ਇਹ ਮਨੌਰੰਜਨ ਤੇ ਮਨੋਵਿਰੇਚਨ 
ਤੋਂ ਅੱਗੇ ਦੀਆਂ ਸੰਭਾਵਨਾਵਾਂ ਹਨ । ਇਹ ਮਨੋਵਿਕਾਸ ਦੇ ਖੇਤਰ ਦੀਆਂ ਸੰਭਾਵਨਾਵਾਂ ਹਨ । 
ਅਰਥਾਤ ਸਾਹਿਤ ਦਾ ਪ੍ਰੰਢ ਮੰਤਵ ਪਾਠਕ ਦਾ ਮਨੋ-ਵਿਕਾਸ ਹੈ । ਅਲਪ ਰੂਪ ਵਿਚ ਮਨੌਰੋਜਨ ਤੇ 
ਮਨੋਵਿਰੇਚਨ ਵਿਚ ਵੀ ਮਨੋਵਿਕਾਸ ਦਾ ਅੰਸ਼ ਹੁੰਦਾ ਹੈ । ਪਰ ਇਹ ਅੰਸ਼ ਮਨ੍ਹਖ ਸਮਾਜ ਦੀ ਪ੍ਰਗਤੀ 
ਲਈ ਪ੍ਰਯਾਪਤ ਨਹੀ” ਹੈਦਾ । 

ਇਕ ਤਰ੍ਹਾਂ ਨਾਲ ਧਾਰਮਿਕ ਭਜਨ ਆਦਿ ਵੀ ਮਨ੍ਖ ਦੇ ਮਨੋਵਿਕਾਸ ਦਾ ਕਾਰਜ ਕਰਦੇ 
ਹਨ । ਧਾਰਮਿਕ ਗ੍ਰੈਥਾਂ ਵਿਚ ਇਹ ਮਨੋਵਿਕਾਸ ਦੋ ਦਿਸ਼ਾਵਾਂ ਵਿਚ ਕੀਤਾ ਜਾਂਦਾ ਹੈ । ਜਿਥੋਂ ਤਕ 
ਇਹ ਗ੍ਰੰਥ ਮਨ੍ਖ ਨੂੰ ਪਰਲੌਕ ਪ੍ਰਾਇਣ ਹੋਣ ਵਲ ਲੈ ਜਾਂਦੇ ਹਨ, ਉਥੋਂ ਤਕ ਉਹ ਇਸ ਜਗਤ ਦੇ 
ਬਹੁਤੇ ਉਲਝੋਵਿਆਂ ਤੋ" ਨਿਰਲੇਪ ਹੋ ਕੇ ਇਕ ਪ੍ਰਕਾਰ ਦੀ ਉਦਾਰਤਾ ਤੇ ਉਦਾਂਤਤਾ ਪ੍ਰਾਪਤ ਕਰਦਾ 
ਹੈ। ਉਹ ਇਸ ਜਗਤ ਦੀਆਂ ਨੀਵੇ“ ਪੱਧਰ ਦੀਆਂ ਲਾਲਸਾਵਾਂ ਤੋ ਕੁਝ ਹੱਦ ਤਕ ਉਪਰ ਰਹਿਣ 
ਦਾ ਆਦੀ ਹੋ ਜਾਂਦਾ ਹੈ । ਧਾਰਮਿਕ ਗ੍ਰੰਥਾਂ ਵਿਚ ਦਿਤੀ ਜਾਂਦੀ ਸੈਸਾਰਕ ਆਚਾਰ ਦੀ ਸਿਖਿਆ ਵੀ 
ਇਸ ਪਰਲੋਕ-ਪ੍ਰਾਇਣਤਾ ਤੌ ਬਲ ਪ੍ਰਾਪਤ ਕਰਦੀ ਹੈ । ਇਸ ਲੌਕ ਵਿਚ ਮੰਦੇ ਕੌਮਾਂ 
ਲਈ ਪਰਲੋਕ ਵਿਚ ਦੈਡਾਂ ਤੇ ਚੌਗੇ ਕੌਮਾਂ ਲਈ ਸੁਤ ਫਲਾਂ ਦਾ ਸਿਧਾਂਤ ਇਸ ਲੋਕ ਵਿਚ 
ਮਨ੍ਖੀ ਆਚਾਰ ਨੂੰ ਰਾਹ ਦਰਸਾਂਦਾ ਹੈ । ਇਹਨਾਂ ਦੋਹਾਂ ਵਿਧੀਆਂ ਨਾਲ ਮਨ੍ਖ ਦਾ 
ਮਨੋਵਿਕਾਸ ਅਵਸ਼ ਹੁੰਦਾ ਹੈ । ਪਰ ਇਹ ਵਿਕਾਸ ਵੀ ਇਕ ਪ੍ਰੰਢ ਜਾਂ ਉਨਤ ਜਗਤ 
ਲਈ ਕਾਫ਼ੀ ਨਹੀ । ਉਹ _ਪਰਲੋਕ-ਪ੍ਰਾਇਣਤਾ `ਤੇ ਸੰਸਾਰਕ ਆਚਾਰ ਜਿਸ ਦੀ 
ਸਿਖਿਆ ਧਾਰਮਿਕ ਗ੍ਰੰਥਾਂ ਵਿਚ ਦਿਤੀ ਜਾਂਦੀ ਹੈ, ਬਹੁਤ ਕਰ ਕੇ ਅੱਜ ਤੋ ਦੋ ਤੋਂ ਪੰਜ ਹਜ਼ਾਰ 


`ਸਿਰਜਣਾਂ `॥ 


ਵਰ੍ਹੇ ਪਹਿਲੋਂ” ਦੇ ਜਗਤ ਦੇ ਵਿਸਤਾਰ ਦੇ ਪਰਤਉ ਹਨ, ਪ੍ਰਾਕ-ਭੂਪਵਾਦੀ ਤੇ ਭ੍ਰਪਵਾਦੀ ਯੁਗਾਂ ਦੇ 
ਪਰਤਉ । ਵਾਸਤਵਿਕ ਜਗਤ ਨੇ ਪਿਛਲੇ ਪੰਜ ਸੌ ਜਾਂ ਹਜ਼ਾਰ ਵਰ੍ਹੇ ਵਿਚ ਜਿਸ ਪ੍ਰਕਾਰ ਦੀ 
ਪਦਾਰਥਕ ਸੁਭਾਵ ਵਾਲੀ ਉਨਤੀ ਕੀਤੀ ਹੈ, ਧਾਰਮਿਕ ਗ੍ਰੰਥਾਂ ਦੀ ਪਰਲੌਕ ਪ੍ਰਾਇਣਕਾਰੀ ਤੇ 
ਸੰਸਾਰਕ ਆਚਾਰ ਦੀ ਸਿਖਿਆ ਉਸ ਦੇ ਮੋਚ ਨਹੀ ਆਉਦੀ । ਇਸ ਲਈ ਵਾਸਤਵਿਕ ਜਗਤ 
ਵਿਚ ਇਸ ਪਰਲੋਕ ਪ੍ਰਇਣਤਾ ਤੇ ਸੰਸਾਰਕ ਆਚਾਰ ਦਾ ਦਾਵਾ ਕਰਨ ਵਾਲੇ ਲੌਕ ਬਹੁਤ ਕਰ ਕੇ 
ਝੂਠੇ ਦਿਖਾਵੇ ਤੇ ਦੰਭ ਦੇ ਭਾਗੀ ਬਣ ਜਾਂਦੇ ਹਨ । ਦੂਜੇ ਸ਼ਬਦਾਂ ਵਿਚ ਮਨੁਖ ਦਾ ਜਿਹੜਾ ਮਨੌਵਿਕਾਸ 
ਧਾਰਮਿਕ ਭਾਵਾਂ ਵਾਲੀ ਲਿਖਤ ਤੋਂ ਹੁੰਦਾ ਹੈ, ਉਹ ਬਹੁਤ ਅਪ੍ਰਯਾਪਤ ਹੈ । ਇਹ ਮਨੌਵਿਕਾਸ 
ਪ੍ਰਯਾਪਤ ਮਾਤਰਾ ਵਿਚ ਸੰਸਾਰਕ ਸਾਹਿਤ ਰਾਹੀ” ਹੀ ਹੋ ਸਕਦਾ ਹੈ । ਇਸੇ ਲਈ ਅਸਾਂ ਧਾਰਮਿਕ 
ਲਿਖਤਾਂ ਨੂੰ ਪਰਾ-ਸਾਹਿਤ ਆਖਿਆ ਹੈ । 
ਸ਼ਾਇਦ ਮਨੋਵਿਕਾਸ ਦੀ ਉਕਤੀ ਵੀ ਸਾਹਿਤ ਦੇ ਮੰਤਵ ਦੇ ਵਰਣਨ ਲਈ ਕਾਫ਼ੀ ਨਹੀਂ” । 
ਸਾਹਿਤ ਦਾ ਮੰਤਵ ਮਨੁਖ ਦੇ ਸੁਭਾਵ, ਚਰਿੱਤਰ ਤੇ ਵਿਅਕਤਿਤਵ ਦਾ ਸਮੁਚਾ ਵਿਕਾਸ ਹੈ । ਤੇ ਇਹ 
ਤਿੰਨ ਮਨੁਖ ਦਿਸ਼ਾਵਾਂ ਵਿਚ ਹੈਦਾ ਹੈ--ਇਕ ਮਨੁਖ ਦੇ ਮਨੋਭਾਵਾਂ ਦੀ ਪ੍ਰੰਢਤਾ ਦੀ ਦਿਸ਼ਾ ਵਿਚ, 
ਦੂਜਾ ਉਸ ਦੇ ਬੌਧਿਕ ਵਿਕਾਸ ਦੀ ਦਿਸ਼ਾ ਵਿਚ, ਤੇ ਤੀਜਾ ਉਸ ਦੇ ਅਚੇਤ ਸੁਹਜ ਬੋਧ ਦੀ ਦਿਸ਼ਾ 
ਵਿਚ ਜਿਹੜਾ ਸ਼ਾਇਦ ਪ੍ਰਥਮੋਕਤ ਦੋਹਾਂ ਦਿਸ਼ਾਵਾਂ ਦੀ ਇਕ ਸਾਂਝੀ ਦਿਸ਼ਾ ਹੈ ਜਾਂ ਸ਼ਾਇਦ ਇਹਨਾਂ 
ਤੋਂ ਕੁਝ ਵੱਖਰਾ ਵੀ--ਇਸ ਦੀ ਵਿਆਖਿਆ ਹਾਲੀ ਸੁਹਜ ਸ਼ਾਸਤਰ ਤੋਂ ਸਰਲਤਾ ਨਾਲ ਨਹੀ 
ਹੋ ਸਕੀ । 
ਸੁਹਜਬੋਧ ਲੋਕਯਾਨ (ਜਿਸ ਨੂੰ ਅਸਾਂ ਅਣਸਾਹਿਤ ਆਖਿਆ ਹੈ) ਤੇ ਧਾਰਮਿਕ ਗ੍ਰੈਥਾਂ ਦਾ ਵੀ 
ਆਪਣਾ ਆਪਣਾ ਹੈ । ਇਹ ਸੁਹਜਬੋਧ ਭਾਸ਼ਾ ਦੇ ਪ੍ਰਬੰਧ ਰੂਪਾਂ, ਕਵਿਤਾ ਆਦਿ, ਵਿਚੋ” ਤੇ ਇਨ 
ਵਿਚ ਉਸਰੇ ਮਨੁਖੀ (ਜਾਂ ਉਪਰਮਨੁਖੀ) ਰੂਪਾਂ, ਪਾਤਰਾਂ, ਨਾਇਕਾਂ ਦੇ ਰੂਪਾਂ ਵਿਚੋਂ ਵੀ ਉਤਪੰਨ 
ਹੁੰਦਾ ਹੈ । ਲੋਕ-ਗੀਤਾਂ ਵਿਚ ਕਈ ਤੁਕਾਂ, ਉਕਤੀਆਂ ਦਾ ਭਾਸ਼ਾ ਪ੍ਰਬੰਧ ਇਤਨਾ ਉਤਮ ਹੁੰਦਾ ਹੈ 
ਜੋ ਮਨੁਖ ਦੇ ਸੁਹਜ ਬੋਧ ਨੂੰ ਵਧਾਂਦਾ ਹੈ ਤੇ ਇਸ ਵਿਚ ਵਰਣਨ ਕੀਤੀਆਂ ਸਥਿਤੀਆਂ ਵੀ ਮਨੁਖ 
ਦੇ ਸੁਹਜ ਬੌਧ ਨੂੰ ਵਧਾਂਦੀਆਂ ਹਨ । ਮਿਰਜ਼ਾ ਸਾਹਿਬਾਂ, ਰਾਂਝਾ ਹੀਰ, ਆਦਿ ਲੌਕ ਵਾਰਾਂ ਵਿਚ ਇਸ 
ਪ੍ਰਕਾਰ ਦੀਆਂ ਅਨੇਕ ਉਕਤੀਆਂ ਤੇ ਸਥਿਤੀਆਂ ਵਹਣਨ ਕੀਤੀਆਂ ਮਿਲਦੀਆਂ ਹਨ । ਵਾਰਿਸ ਸ਼ਾਹ 
ਦੀ ਰਚਨਾ ਹੀਰ ਜਿਹੜੀ _ਲੋਕਯਾਨ ਤੋ ਅੱਗੋ ਵਧ ਕੇ ਸਾਹਿਤ ਦੇ ਪੱਧਰ ਨੂੰ ਛੁਹੰਦੀ ਹੈ, ਅਨੇਕ 
ਅਜਿਹੀਆਂ ਉਕਤੀਆਂ, ਵਰਣਨ ਤੇ ਸਥਿਤੀਆਂ ਪੇਸ਼ ਕਰਦੀ ਹੈ । 
ਉਦਾਹਰਣ ਲਈ ਧਿਆਨ ਕੀਤਾ ਜਾਵੇ : 
ਨੌਕਰ ਹੋਵੇ ਪਾਵਾਂ ਚਿਠੀਆਂ, 
ਸਾਧੂ ਹੋਏ ਦਾ ਕੀ `ਲਾਜ ਬਣਾਵਾਂ £ (ਲੋਕ-ਗੀਤ) 
ਜਿਹੜੀ ਮਾਉ” ਦਾ ਪੁੱਤ ਫ਼ਕੀਰ ਹੋਇਆ, 
ਉਹ ਜੀਉੱਦੀ ਕਿਸ ਤਰ੍ਹਾਂ ਰਹੀ ਜੇ ਨ । (ਹੀਰ ਵਾਰਿਸ) 
ਇਸੇ ਤਰ੍ਹਾਂ ਜੇ ਅਸੀ' ਲੋਕ-ਵਾਰਾਂ ਦੇ ਨਾਇਕਾਂ ਦੇ ਚਰਿੱਤਰ ਉਤੇ ਵਿਚਾਰ ਕਰੀਏ ਤਾਂ ਅਸੀ 
ਦੇਖਾਂਗੇ ਕਿ ਇਕ ਪਾਸੇ ਪ੍ਰਮੀ ਨਾਇਕ ਮਿਰਜ਼ਾ ਹੈ ਤੇ ਦੂਜੇ ਪਾਸੇ ਰਾਂਝਾ । ਅਸੀਂ ਦੇਖਾਂਗੇਂ ਕਿ ਜਿਵੇ” 


3 ਸਿਚੰਜੇਵੇ 


/ 


ਮਿਰਜ਼ਾ ਪੰਜਾਬੀ ਸੁਭਾਵ ਤੇ ਆਪਣੇ ਸਮੇ ਦੀ ਸਮਾਜਕ ਅਵਸਥਾ ਦਾ ਪ੍ਰਤਿਨਿਧ ਹੈ, ਰਾਂਝਾ ਉਸ 
ਤਰ੍ਹਾਂ ਨਹੀ । ਮਿਰਜ਼ਾ ਭੂਪਵਾਦੀ ਸਮਾਜ ਦੇ ਸੁਹਜ ਬੋਧ ਦੇ ਵਧੇਰੇ ਅਨੁਕੂਲ ਹੈ, ਉਹ ਜਿਸ ਪ੍ਰਕਾਰ 
ਦਾ ਸ੍ਰਰਮਾ ਹੈ, ਰਾਂਝਾ ਨਹੀਂ । ਇਸ ਕਾਰਣ ਮਿਰਜ਼ੇ ਦੀ ਭਾਵੀ ਦਾ ਦੁਖਾਂਤ ਪੰਜਾਬੀ ਸਮਾਜ ਵਿਚ 
ਪ੍ਰਮ ਦੁਖਾਂਤ ਦਾ ਵਧੇਰੇ ਪ੍ਰਤਿਨਿਧ ਹੈ । ਰਾਂਝੇ ਦੇ ਰੂਪ ਵਿਚ ਇਸਲਾਮੀ ਪ੍ਰਭਾਵ ਤੇ ਸੂਫ਼ੀ ਵਿਚਾਰਾਂ ਨੇ 
ਜਿਹੜਾ ਵਖੇਵਾਂ ਉਤਪੰਨ ਕੀਤਾ ਹੈ, ਉਹ ਪੰਜਾਬੀ ਸੁਭਾਵ ਦੇ ਉਤਨਾ ਅਨੁਕੂਲ ਨਹੀ । ਉੱਜ ਇਹ 
ਦੋਵੇ” ਪ੍ਰਮੀ ਨਾਇਕ ਆਧੁਨਿਕ ਸਥਿਤੀ ਲਈ ਅਨੁਕੂਲ ਨਹੀਂ । ਪਰ ਅੱਜ ਵੀ ਬਹੁਤ ਘੱਟ ਪ੍ਰੰਮੀ 
ਆਪਣੀ ਪ੍ਰੰਮਿਕਾ ਦੀ ਪ੍ਰਾਪਤੀ ਲਈ ਉਹ ਉਸਤਾਦੀਆਂ ਤੇ ਦੌਭ ਕਰਨਗੇ ਜੋ ਇਸਲਾਮੀ ਸੂਫ਼ੀ 
ਪ੍ਰਭਾਵਾਂ ਦੀ ਇਸ ਕਥਾ ਵਿਚ ਰਾਂਝੇ ਤੋਂ ਕਰਵਾਏ ਗਏ ਹਨ । ਇਸ ਤਰ੍ਹਾਂ ਰਾਂਝੇ ਹੀਰ ਦੀ 
ਕਹਾਣੀ ਵਿਚ ਅਣਸਾਹਿਤਕ ਅੰਸ਼ ਵਧੇਰੇ ਹੈ । ਰਾਂਝੇ ਹੀਰ ਦੀ ਕਹਾਣੀ ਆਪਣਾ ਪ੍ਰਭਾਵ ਵਧੇਰੇ 
ਸੂਫ਼ੀ ਵਿਚਾਰਾਂ ਦੀ ਇਸ ਮਿਸ ਕਾਰਣ ਉਤਪੰਨ ਕਰਦੀ ਹੈ । 


ਇਕ ਘਾਟ ਜੋ ਲੋਕਯਾਨ ਅਨੁਸਾਰ ਰਚੀਆਂ ਕਥਾਵਾਂ ਵਿਚ ਹੁੰਦੀ ਹੈ ਉਹ ਵਿਵਰਣ ਦੀ 
ਕਚਿਆਈ ਦੀ ਹੁੰਦੀ ਹੈ । ਇਹ ਵਿਵਰਣ ਦੀ ਕਚਿਆਈ ਕੇਵਲ ਯਥਾਰਥ ਦੀ ਦ੍ਰਿਸ਼ਟੀ ਤੇ ਨਹੀਂ 
ਹੁੰਦੀ, ਪ੍ਰਾਕ ਯਥਾਰਥਵਾਦੀ ਪ੍ਰਮਾਣਵਾਦੀ ਸਾਹਿਤ ਦੇ ਮਾਪ-ਦੰਡਾਂ ਅਨੁਸਾਰ ਵੀ ਹੁੰਦੀ ਹੈ । ਹੀਰ ਦੀ 
ਕਹਾਣੀ, ਵਿਸ਼ੇਸ਼ ਕਰ ਕੇ ਵਾਹਿਸ ਸ਼ਾਹ ਦੀ ਰਚਨਾ ਦਾ ਵਿਵਰਣ ਪ੍ਰਮਾਣਵਾਦੀ ਵਿਸਤਾਰ ਨਹੀਂ, 
ਇਕ ਵਾਧੂ ਅਣਸਾਹਿਤਕ ਵਿਸਤਾਰ ਹੈ । ਮਿਠਿਆਈਆਂ, ਗਹਿਣਆਂ, ਘਾਵਾਂ. ਮੱਝਾਂ ਆਦਿ ਦਾ 
ਨਿਰਰਥਕ ਜਿਹਾ ਵਿਸਤਾਰ ਹੈ । ਇਸੇ ਤਰ੍ਹਾਂ ਸਹਿਤੀ ਤੇ ਰਾਂਝੇ ਦੇ ਝਗੜੇ ਦਾ ਸਾਰਾ ਵਰਣਨ ਤੇ 
ਵਿਵਰਣ ਪ੍ਰਮਾਣਵਾਦੀ ਮਾਪਦੰਡਾਂ ਉਤੇ ਵੀ ਨਹੀ ਉਤਰਦਾ । ਦੂਜੇ ਬੰਨੇ ਹਾਸ਼ਿਮ ਸ਼ਾਹ ਦੀ ਸੱਸੀ 
ਵਿਚ ਵਿਸਤਾਰ ਵਿਵਰਣ ਨਾ ਹੋਣ ਬਰਾਬਰ ਹੈ, ਤੇ ਕਹਾਣੀ ਦਾ ਪ੍ਰਮਾਣਵਾਦੀ ਮਾਪਾਂ ਅਨੁਸਾਰ 
ਵੀ ਕੋਈ ਮੂਹ ਮੱਥਾ ਨਹੀ ਉਘੜਦਾ । ਉਦਾਹਰਣ ਲਈ, ਉਹ ਕਿਹੜੇ ਬਾਗ਼ ਸਨ ਜਿਨ੍ਹਾਂ ਵਿਚ 
ਧੋਬੀ ਦੀ ਧੀ ਨੇ ਪੁੰਨੂੰ ਤੇ ਉਸ ਦੇ ਸਾਥੀਆਂ ਨੂੰ ਸ਼ਰਾਬਾਂ ਪਿਆਈਆਂ £ ਜਾਂ ਸੱਸੀ ਕਿਵੇ” ਮਾਂ ਦੇ ਸਾਮ੍ਹਣੇ 
ਸ਼ਹਿਰ ਨੂੰ ਛਡ ਕੇ ਥਲਾਂ ਵਿਚ ਜਾ ਵੜੀ £ ਉਸ ਨੂੰ ਰੋਕਣ ਵਾਲਾ ਉਥੇ ਕੋਈ ਨਹੀ ਸੀ £ ਇਹ 
ਵਿਵਰਣ ਦੀ ਕਚਿਆਈ ਯਥਾਰਥਵਾਦੀ ਮਾਪ-ਦੋਡਾਂ ਅਨੁਸਾਰ ਹੀ ਕਚਿਆਈ ਨਹੀ', ਸਾਧਾਰਣ 
ਬੁਧੀ ਲਈ ਵੀ, ਜੋ ਉਪਰ ਵਾਸਤਵਿਕਤਾ ਨੂੰ ਵੀ ਸਵੀਕਾਰ ਕਰਦੀ ਹੋਵੇ, ਇਹ ਸਾਰੀਆਂ ਗੱਲਾਂ 
ਕੱਚੀਆਂ ਹਨ । ਇਸੇ ਤਰ੍ਹਾਂ ਰਾਂਝੇ ਦਾ ਬਾਲ ਨਾਥ ਦੇ ਟਿੱਲੋਂ ਇਕ ਝਰਠਾ ਜੋਗੀ ਬਣਨ ਜਾਣਾ ਵੀ 
ਸਾਧਾਰਣ ਬੁਧੀ ਦੇ ਪੱਖ ਤੋ ਹੀ ਇਕ ਕੱਚੀ ਗੱਲ ਹੈ ਜਿਹੜੀ ਇਸ ਕਹਾਣੀ ਵਿਚ ਅਣਸਾਹਿਤਕਤਾ 
ਉਤਪੈਨ ਕਰਦੀ ਹੈ, ਤੇ ਆਮ ਪੈਜਾਬੀ ਕਿੱਸਾਕਾਰਾਂ ਦੀ ਕਵਿਤਾ ਲੋਕਯਾਨ ਦੀ ਇਸ ਅਬੁਧਤਾ ਤੋ 
ਅਣਸਾਹਿਤਕਤਾ ਤੱ ਉਪਰ ਨਹੀ” ਉਨ ਸਕੀ । 


ਸਾਹਿਤ ਲਈ, ਵਿਸ਼ੇਸ਼ ਕਰਕੇ ਪੁਰਾਤਨ ਸਾਹਿਤ ਲਈ ਯਥਾਰਥਵਾਦੀ ਹੌਣ ਦੀ ਬਾਨ੍ਹ ਕੋਈ 
ਨਹੀ ਸੀ । ਪਰ ਇਸ ਵਿਚ ਵੀ ਕਿਸੇ ਵਰਣਨ ਲਈ ਆਪਣੇ ਵਿਸਤਾਰ ਵਿਚ ਬੁਧੀ ਦੇ 
ਆਧਾਰਾਂ ਉਤੇ ਸਥਿਤ ਹੋਣਾ ਅਨਿਵਾਰੀ ਸੀ । ਅਰਥਾਤ ਇਹ ਉਹਨਾਂ ਢਕੌਸਲਿਆਂ ਨੂੰ ਸਵੀਕਾਰ 
ਨਹੀਂ ਕਰਦਾ ਸੀ ਜਿਵੇ“ ਸਾਧਾਰਣ ਲੋਕਯਾਨ ਵਿਚ ਤੇ ਇਸ ਨਾਲ ਛੁਹੈਦੇ ਕਿੱਸਿਆਂ ਆਦਿ 
ਵਿਚ ਦੇਖਿਆ ਜਾਂਦਾ ਹੈ । 


ਸਿਰਜਣਾ ੧ 


ਦੂਜੀ ਦਿਸ਼ਾ ਜਿਸ ਵਿਚ ਧਾਰਮਿਕ ਗ੍ਰੰਥ _ਮਨਖ ਦੇ ਮਨੌਵਿਕਾਸ ਵਿਚ ਸਹਾਈ ਹੁੰਦੇ 
ਹਨ, ਉਹ ਬੁਧੀ ਦੀ ਦਿਸ਼ਾ ਹੈ । ਭਾਵੇ' ਇਸ ਲੌਕ ਬਾਰੇ ਤੇ ਪਰਲੋਕ ਬਾਰੇ ਜਿਹੜਾ ਗਿਆਨ 
ਧਾਰਮਿਕ ਗ੍ਰੰਥਾਂ ਵਲੋਂ ਪ੍ਰਦਾਨ ਕੀਤਾ ਜਾਂਦਾ ਹੈ, ਉਹ ਅੱਜ ਦੇ ਵਿਗਿਆਨਕ ਪੱਧਰ ਤਕ ਨਹੀ” 
ਪਹੁੰਚਦਾ, ਪਰ ਫਿਰ ਵੀ ਸਰਝਵਾਨ ਬੁਧੀ ਇਨ੍ਹਾਂ ਵਿਚੋ" ਚੌਖੀ ਗਿਆਨ ਸਮਗ੍ਰੀ ਪ੍ਰਾਪਤ ਕਰ ਸਕਦੀ 
ਹੈ । ਜਿਵੇ ਉਪਰ ਕਿਹਾ ਗਿਆ ਹੈ, ਧਾਰਮਿਕ ਗ੍ਰੰਥ ਅੱਜ ਤੋਂ ਦੋ ਹਜ਼ਾਰ ਤੋਂ ਵਧ ਪੁਰਾਣੇ ਜਗਤ 
ਦੇ ਵਿਵਰਣ ਦਾ ਪਰਤਉ ਪੇਸ਼ ਕਹਦੇ ਹਨ । ਇਸ ਪਰਤਉ ਵਿਚੋ ਉਸ ਜਗਤ ਦੇ ਵਾਸਤਵਿਕ 
ਇਤਿਹਾਸ ਦਾ ਚੌਖਾ ਗਿਆਨ ਪ੍ਰਾਪਤ ਹੋ ਜਾਂਦਾ ਹੈ । ਸਕੂਲਾਂ ਵਿਚ ਇਹ ਠੀਕ ਦਸਿਆ ਜਾਂਦਾ ਹੈ 
ਕਿ ਭਾਰਤੀ ਇਤਿਹਾਸ ਦਾ ਇਠ ਸ੍ਰੋਤ ਵੇਦ ਤੇ ਹੋਰ ਧਾਰਮਿਕ ਗ੍ਰੰਥ ਵੀ ਹਨ । ਇਸੇ ਤਰ੍ਹਾਂ ਗੁਰੂ 
ਗ੍ਰੰਥ ਵਿਚੋ ਮੁਗ਼ਲਾਂ ਦੇ ਸਮੇ" ਦੇ ਹਿੰਦੁਸਤਾਨੀ ਰਾਜ ਸਮਾਜ ਬਾਰੇ ਚੌਖਾ ਅਜਿਹਾ ਗਿਆਨ ਪ੍ਰਾਪਤ 
ਹੁੰਦਾ ਹੈ, ਜਿਹੜਾ ਪੁਰਾਤਨ ਕਾਲ ਵਲ ਅਧਿਕ ਸ਼ਰਧਾ ਰਖਣ ਵਾਲੋਂ ਲੋਕਾਂ ਦੇ ਭਾਵਾਂ ਵਿਚਾਰਾਂ 
ਦੇ ਪਤਲੇਪਨ ਨੂੰ ਦਰਸਾ ਜਾਂਦਾ ਹੈ । ਸਾਡੇ ਦੇਸ ਵਿਚ ਇਕ ਬਹੁਤ ਪ੍ਰਚਲਿਤ ਵਿਸ਼ਵਾਸ ਇਹ ਹੈ 
ਕਿ ਪਿਛਲੇ ਸਮੇ ਦੇ ਲੋਕ ਬਹੁਤ ਚੰਗੇ ਹੁੰਦੇ ਸਨ । ਪਰ ਗੁਰਬਾਣੀ ਦਾ ਅਧਿਐਨ ਇਸ ਪ੍ਰਚਲਿਤ 
ਵਿਚਾਰ ਦਾ ਭਲੀ ਪ੍ਰਕਾਹ ਖੰਡਨ ਕਰਦਾ ਹੈ । ਉਸ ਸਮੇ ਦੇ ਸਮਾਜਕ ਆਧਾਰਾਂ ਤੇ ਭਾਵਾਂ ਵਿਚਾਰਾਂ 
ਦਾ ਵੀ ਜੌ ਗਿਆਨ ਧਾਰਮਿਕ ਗ੍ਰੰਥਾਂ ਤੋਂ ਪ੍ਰਾਪਤ ਹੁੰਦਾ ਹੈ, ਉਹ ਅੱਜ ਦੇ ਭਾਹਤੀ ਮਨੁਖ ਦੇ 
ਮਨੋਵਿਕਾਸ ਵਿਚ ਚੋਖਾ ਮੁੱਲ ਰਖਦਾ ਹੈ । 

ਇਨ੍ਹਾਂ ਸਭਨਾਂ ਗੱਲਾਂ ਕਰਕੇ ਧਾਰਮਿਕ ਲਿਖ਼ਤਾਂ, ਕਵਿਤਾ, ਭਜਨ, ਆਦਿ, ਸਾਹਿਤ ਦਾ 
ਕਰਮ ਨਿਭਾਂਦੇ ਮੰਨੇ ਜਾ ਸਕਦੇ ਹਨ । ਪਰ ਇਹ ਸ਼ੁਧ ਸਾਹਿਤ ਇਸ ਲਈ ਨਹੀ" ਗਿਣੇ ਜਾ 
ਸਕਦੇ ਕਿ ਇਨ੍ਹਾਂ ਨੂੰ ਸਾਹਿਤਕ ਆਲੋਚਨਾ ਦੇ ਅਧੀਨ ਨਹੀਂ ਕੀਤਾ ਜਾ ਸਕਦਾ । ਇਨ੍ਹਾਂ ਵਿਚੋਂ 
ਕੇਵਲ ਸਾਹਿਤਕ ਚੰਗਿਆਈਆਂ ਹੀ ਲਭੀਆਂ ਜਾ ਸਕਦੀਆਂ ਹਨ, ਇਨ੍ਹਾਂ ਦੀਆਂ ਉਣਤਾਦਈੀਆਂ 
ਦੀ ਚਰਚਾ ਨਹੀਂ ਕੀਤੀ ਜਾ ਸਕਦੀ । ਕੁਝ ਹਦ ਤਕ ਇਹ ਗੱਲ ਪੁਰਾਤਨ ਕਾਲ ਦੇ ਸੋਸਾਰਕ 
ਸਾਹਿਤ ਉਤੇ ਵੀ ਘਟਦੀ ਹੈ । ਕਾਲੀਦਾਸ ਦੇ ਨਾਟਕਾਂ, ਪੁਰਾਤਨ ਯੂਨਾਨੀ ਨਾਟਕਾਂ, ਇਥੋ ਤਕ 
ਕਿ ਸ਼ੇਕਸਪੀਅਰ ਦੇ ਨਾਟਕਾਂ ਤੇ ਕਵਿਤਾ ਵਲ ਵੀ ਸਾਧਾਰਣ ਪਾਠਕ ਤੇ ਸਾਹਿਤ ਸ਼ਾਸਤ੍ਰੀ ਦਾ 
ਰਵਈਆ ਸ਼ਰਧਾ ਵਾਲਾ ਹੀ ਹੁੰਦਾ ਹੈ । ਇਸ ਸਾਹਿਤ ਦੀਆਂ ਚੰਗਿਆਈਆਂ ਬਾਰੇ ਇਤਨਾ ਕੁਝ 
ਲਿਖਿਆ ਜਾ ਚੁਕਾ ਹੈ ਕਿ ਇਸ ਦੀਆਂ ਉਣਤਾਈਆਂ ਦੀ ਗੱਲ ਕਰਨੀ ਵਾਧੂ ਜਿਹੀ ਲਗਦੀ ਹੈ । 
ਪਰ ਫਿਰ ਵੀ ਇਹਨਾਂ ਉਣਤਾਈਆਂ ਵਲ ਸੰਕੇਤ ਜਾਂ ਇਹਨਾਂ ਦੀ ਚਰਚਾ ਨਿਰਝਕ ਹੋਕੇ ਕੀਤੀ 
ਜਾ ਸਕਦੀ ਹੈ ਜਿਹੜੀ ਮਨੁਖ ਦੇ ਮਨ ਤੇ ਬੁਧੀ ਦੇ ਵਿਕਾਸ ਵਿਚ ਸਹਾਈ ਹੁੰਦੀ ਹੈ । ਧਾਰਮਿਕ 
ਲਿਖਤਾਂ ਦੇ ਸੰਬੰਧ ਵਿਚ ਅਜਿਹਾ ਨਹੀ` ਕੀਤਾ ਜਾ ਸਕਦਾ । ਇਸ ਲਈ ਆਮ ਕਰਕੇ ਇਹਨਾਂ 
ਦੀ ਐਧਾਧੁੰਧ ਪ੍ਰਸੰਸਾ ਕੀਤੀ ਜਾਂਦੀ ਹੈ ਜਿਹੜੀ ਪਾਠਕਾਂ ਦੇ ਸੁਹਜ ਬੋਧ ਤੇ ਭਾਵ ਪ੍ਰਬੋਧ ਦੇ ਵਿਕਾਸ 
ਦੇ ਰਾਹ ਵਿਚ ਰੁਕਾਵਟ ਬਣ ਜਾਂਦੀ ਹੈ । 

ਪੰਜਾਬੀ ਵਿਚ ਇਹ ਬੋਧ-ਰੋਧ ਨਾ ਕੇਵਲ ਗੁਰਬਾਣੀ ਦੇ ਸੰਬੈਧ ਵਿਚ ਹੀ ਹੁੰਦਾ ਹੈ, ਸਾਡੇ 
ਪੁਰਾਤਨ ਕਵੀਆਂ, ਕਿੱਸਾਕਾਰਾਂ ਆਦਿ ਦੀ ਰਚਨਾ ਵਲ ਵੀ ਇਸੇ ਪ੍ਰਕਾਰ ਦਾ ਰਵਈਆ ਆਮ 
ਅਪਣਾਇਆ ਜਾਂਦਾ ਹੈ, ਜਿਸ ਕਾਰਣ ਇਨ੍ਹਾਂ `ਲਿਖਤਾਂ ਦਾ ਮੁੱਲ ਯੋਗ ਤੋਂ ਕਿਤੇ ਵਧੇਰੇ ਪਾਇਆ 
ਜਾਂਦਾ ਹੈ । ਟਿਸ ਗੱਲ ਦਾ ਅਨੁਮਾਨ _ਲਗਾਣਾ ਔਖਾ ਨਹੀ', ਪਰ ਇਹ ਅਨੁਮਾਨ ਲਗਾਇਆ 


2 ਸਿਰਜਣਾ 


[- 


ਨਹੀ" ਜਾਂਦਾ ਕਿ ਹਾਕਿ3 ਸ਼ਾਹ ਜਿਹਿਮਾਂ ਦੀ ਰਚਨਾ, 'ਸੱਸੀ ਪੁੰਨੂੰ, ਤੇ ਵਾਰਿਸ ਸ਼ਾਹ ਦੀ “ਹੀਰ” 
ਤਕ ਵੀ ਪੰਜਾਬੀ ਸਾਹਿਤ ਦੇ ਪਾਠਕਾਂ ਤੇ ਰਸੀਆਂ ਦੇ ਸੁਹਜ ਬੋਧ ਤੇ ਕਲਾ ਬੋਧ ਨੂੰ ਕਿਤਨੀ ਹਾਨੀ 
ਪਹੁੰਚਾਂਦੀਆਂ ਹਨ । ਸਾਡਾ ਇਕ ਅਖਾਉਤੀ ਆਲੋਚਕ ਤਾਂ ਵਾਰਸਿ ਸ਼ਾਹ ਦੀ “ਹੀਰ” ਨੂੰ ਸਿੱਖ 
ਇਨਕਲਾਬ ਦੇ ਸਿਧਾਂਤ ਦਾ ਗ੍ਰੰਥ ਆਖਣ ਤਕ ਚਲਾ ਜਾਂਦਾ ਹੈ । 

ਸਾਡੇ ਦੇਸ ਪੰਜਾਬ ਵਿਚ ਪੁਰਾਤਨ ਲਿਖਤਾਂ ਬਾਰੇ ਇਸ ਉਪਭਾਵਕਤਾ ਦਾ ਵੱਡਾ ਕਾਰਣ 
ਤਾਂ ਪੰਜਾਬੀ ਦੇ ਸਾਹਿਤਕ ਆਕਾਰ ਦੀਅਲਪਤਾ ਹੈ । ਪੰਜਾਬੀ ਸਾਹਿਤ ਦਾ ਵਡੇਰਾ ਭਾਗ ਵਰਤਮਾਨ 
ਦੀ ਉਪਜ ਹੈ । ਵਰਤਮਾਨ ਸਾਹਿਤ ਨੂੰ ਹਰ ਭਾਸ਼ਾ ਵਿਚ ਹੀ ਭਲੀ ਭਾਂਤ ਆਂਕਿਆ ਨਹੀ' ਜਾ ਸਕਦਾ । 
ਪਰ ਹੋਰ ਭਾਸ਼ਾਵਾਂ, ਵਿਸ਼ੇਸ਼ ਕਰਕੇ ਯੂਰਪੀਨ ਭਾਸ਼ਾਵਾਂ ਵਿਚ ਸਾਹਿਤ ਦਾ ਆਕਾਰ ਇਤਨਾ ਵੱਡਾ ਹੈ 
ਕਿ ਪਿਛਲੇ ਪੰਜਾਹ ਕੁ ਵਰ੍ਹੇ ਜਾਂ ਇਸ ਤੋਂ ਵੀ ਵਧੇਰੇ ਸਮੋ ਦੇ ਸਾਹਿਤ ਨੂੰ ਸਮੂਚੀ ਸਾਹਿਤਕ 
ਸਮੀਖਿਆ ਵਿਚ ਪਰੋਖੇ ਰਖਣ ਨਾਲ ਇਸ ਨੂੰ ਕੋਈ ਹਾਨੀ ਨਹੀ ਪਹੁੰਚਦੀ । ਫਿਰ ਵੀ ਜਦੋਂ” ਅੰਗਰੇਜ਼ੀ 
ਸਾਹਿਤ ਵਿਚ ਇਹ ਆਖਿਆ ਤੇ ਮੰਨਿਆ ਜਾਂਦਾ ਹੈ ਕਿ ਸ਼ੋਕਸਪੀਅਰ ਤੋ ਪਿਛਲੋਹਾ ਕੌਈ ਅੰਗਰੇਜ਼ੀ 
ਸਾਹਿਤਕਾਰ ਉਸਦੇ ਤੁਲ ਨਹੀ` ਪਹੁੰਚਦਾ, ਜਾਂ ਜਰਮਨ ਸਾਹਿਤ ਵਿਚ ਗੌਤੇ ਤੇ ਰੂਸੀ ਸਾਹਿਤ ਵਿਚ 
ਤਾਲਸਤਇ ਦੇ ਤੁਲ, ਤਾਂ ਇਹ ਸਪਸ਼ਟ ਹੀ ਇਕ ਅਣਵਿਗਿਆਨਕ ਮਨੌਂਤ ਜਾਂ ਨਿਰਣਾ ਹੈ । ਕਿਸੇ 
ਸਾਹਿਤ ਦੇ ਮੁੱਲ ਨੂੰ ਛੁਟਿਆਣਾ ਸ਼ਾਇਦ ਇਤਨਾ ਹਾਨੀਕਾਰਕ ਨਾ ਹੋਵੇ. ਜੇ ਉਸ ਭਾਸ਼ਾ ਦੇ ਪੁਰਾਤਨ 
ਸਾਹਿਤ ਵਿਚ ਕੁਝ ਸਾਹਿਤਕਾਹਾਂ ਨੂੰ ਅਤੁਲ ਮੰਨਣ ਦੀ ਰੁਚੀ ਨਾ ਹਵੇ । ਉਦਾਹਰਣ ਲਈ, 
ਅੰਗਰੇਜ਼ੀ ਸਮੀਖਿਆ ਵਿਚ ਸ਼ੇਕਸਪੀਅਰ ਬਾਰੇ ਹਹ ਸਾਲ ਇਤਨੀ ਪ੍ਰਸੈਸਾਤਮਕ ਲਿਖਤ ਹੁੰਦੀ ਹੈ, 
ਕਿ ਸ਼ੇਕਸਪੀਅਰ ਤੋ" ਪਿਛਲੇ ਕਿਸੇ ਸਾਹਿਤਕਾਰ, ਤੇ ਕਿਸੇ ਆਧੁਨਿਕ ਸਾਹਿਤਕਾਰ ਨੂੰ ਤਾਂ ਸਮਝੋਂ ਉਸਦੇ 
ਟਾਕਰੇ ਵਿਚ ਅੰਕੇ ਜਾਣ ਦਾ ਅਵਸਰ ਹੀ ਨਹੀਂ ਪ੍ਰਾਪਤ ਹੁੰਦਾ । ਸ਼ੇਕਸਪੀਅਰ ਦੀ ਇਸ ਪੂਜਾ ਦੇ 
ਅਨੁਚਿਤ ਹੋਣ ਦਾ ਵੱਡਾ ਪ੍ਰਮਾਣ ਉਸ ਵਿਰੋਧ ਵਿਚ ਦੇਖਿਆ ਜਾ ਸਕਦਾ ਹੈ, ਜੌ ਉਸ ਤੋ ਪਿਛਲੋਂ 
ਮਹਾਨ ਸਾਹਿਤਕਾਹਾਂ. ਵਾਲਤੇਮਰ ਤੇ ਤਾਲਸਤਾਇ, ਆਦਿ. ਦੀਆਂ ਲਿਖਤਾਂ ਵਿਚ ਦੇਖਿਆ ਜਾਂ ਸਕਦਾ 
ਹੈ । ਪਰ ਸਾਡੇ ਜਗਤ ਵਿਚ ਤਕਰੀਬਨ ਹਰ ਇਕ ਉਨਤ ਦੇਸ ਨੇ ਆਪਣੇ ਅਤੀਤ ਵਿਚ ਅਜਿਹੇ 
ਮੁਨਾਰੇ ਉਸਾਰੇ ਹਨ, ਜਿਨ੍ਹਾਂ ਉਤੋਂ ਚੜ੍ਹਨ ਨੂੰ ਉਨ੍ਹਾਂ ਨੇ ਅਸੰਭਵ ਬਣਾਟਿਆ ਹੋਇਆ ਹੈ, ਅੰਗਰੇਜ਼ਾਂ 
ਵਿਚ ਸ਼ੇਕਸਪੀਅਰ, ਜਰਮਨਾਂ ਵਿਚ ਗੈਤੇ, ਫਰਾਂਸੀਸਾਂ ਵਿਚ ਮੌਲੀਅਰ, ਰੂਸੀਆਂ ਵਿਚ ਤਾਲਸਤਾਇ 
ਤੇ ਸ਼ਾਇਦ ਭਾਰਤ ਵਿਚ ਕਾਲੀਦਾਸ ਅਜਿਹੇ ਅਚੜ੍ਹ ਮੁਨਾਰੇ ਹਨ । ੍ 

ਅਜਿਹੀਆਂ ਰਚਨਾਵਾਂ ਨੂੰ ਅਸੀਂ ਪਰਾਸਾਹਿਤ ਇਸ ਲਈ ਨਹੀ” ਕਹਿੰਦੇ ਕਿ ਇਨ੍ਹਾਂ ਦੀ ਕੜੀ 
ਆਲੌਚਨਾ ਕਰਨੀ ਵਰਜਿਤ ਨਹੀਂ', ਸਿਧਾਂਤ ਰੂਪ ਇਹ ਸਾਹਿਤ ਹਨ ਕਿਉਂਕਿ ਇਨ੍ਹਾਂ ਦੀ ਆਲੋਚਨਾ 
ਹੋ ਸਕਦੀ ਹੈ, ਭਾਵੇ“ ਸ਼ਰਧਾ ਦੇ ਘਣੇ ਵਾਤਾਵਰਣ ਵਿਚ ਅਜਿਹੀ ਆਲੋਚਨਾ ਬਹੁਤੀ ਪ੍ਰਭਾਵਕ 
ਨਹੀ ਹੋ ਸਕਦੀ । ਪਰ ਫਿਰ ਵੀ ਅਜਿਹੀਆਂ ਰਚਨਾਵਾਂ ਸਾਹਿਤ ਦੇ ਖੇਤਰ ਵਿਚ ਟੀ ਸਥਿਤ ਹਨ । 

ਧਾਰਮਿਕ ਗ੍ਰੰਥਾਂ ਦੋ ਪਰਾਸਾਹਿਤ ਹੋਣ ਦਾ ਇਕ ਕਾਰਣ ਇਹ ਵੀ ਹੈ ਕਿ ਉਨ੍ਹਾਂ ਵਿਚ ਇਸ 
ਲੋਕ ਬਾਰੇ ਵਿਚਾਰ ਜਾਂ ਭਾਵ ਬੋਧ ਬਹੁਤ ਅਲਪ ਹੁੰਦਾ ਹੈ, ਇਨ੍ਹਾਂ ਦਾ ਵਧੇਰਾ ਭਾਗ ਪਰਲੌਕ ਨਾਲ 
ਹੀ ਸੰਬੱਧ ਹੁੰਦਾ ਹੈ । ਸਾਹਿਤ ਇਸ ਲੌਕ ਦੀ ਵਸਤ ਹੈ, ਜਦੋ ਕਿ ਧਾਰਮਿਕ ਲਿਖਤ ਬਹੁਤ ਕਰਕੇ 
ਪਟਲੋਕ ਦੀ ਵਸਤ ਹੁੰਦੀ ਹੈ । ਸੈਸਾਰਕ ਲਿਖਤ ਅਥਵਾ ਸਾਹਿਤ ਵਿਚ ਵੀ ਨਿਰੋਲ ਪ੍ਰਮ ਦੇ ਗੀਤ 
ਮਹਾਨ ਕਵਿਤਾ ਨਹੀ' ਬਣਦੇ, ਨਾ ਹੀ ਨਿਰੋਲ ਪ੍ਰਮ-ਪ੍ਰਾਇਣ ਲਿਖਤ, ਨਾਟਕ, ਨਾਵਲ, ਆਦਿ 


ਸਿਰਜਣਾ 5 


ਮਹਾਨ ਨਾਟਕ ਜਾਂ ਨਾਵਲ । ਸ਼ੇਕਸਪੀਅਰ ਦੀ ਮਹਾਨ ਰਚਨਾਂ 'ਰੋਮੀਓਂ ਐੱਡ ਜ੍ਰਲੀਅਟ” ਨਹੀਂ”, 
ਤੇ 'ਹੈਮਲੈਟ', ਜਾਂ 'ਮੈਕਬਥ” ਜਾਂ 'ਕਿੰਗ ਲੀਅਰ` ਦੀ ਤੁਲਨਾ ਵਿਚ ਨਹੀ ਆ ਸਕਦੀ । ਇਸੇ 
ਤਰ੍ਹਾਂ ਨਿਰੇ ਪਰਲੋਕ ਜਾਂ ਈਸ਼ਵਰ ਭਗਤੀ ਦੇ ਗੀਤ, ਭਜਨ ਜਾਂ ਕਥਾਵਾਂ ਮਹਾਨ ਸਾਹਿਤ ਨਹੀ” 
ਅਖਵਾ ਸਕਦੇ । ਵਧ ਤੋਂ ਵਧ ਇਨ੍ਹਾਂ ਨੂੰ ਅਸੀਂ ਸਾਹਿਤ ਦਾ ਇਕ ਵਿਸ਼ੇਸ਼ ਵਰਗ ਹੀ ਮੰਨ ਸਕਦੇ 
ਹਾਂ, ਅਥਵਾ ਇਕ ਪ੍ਰਕਾਰ ਦਾ ਪਰਾਸਾਹਿਤ । ਇਸੋ ਅਨੁਸਾਰ ਪੰਜਾਬੀ ਵਿਚ ਪ੍ਰਮ ਦੇ ਕਿੱਸੇ ਮਹਾਨ 
ਸਾਹਿਤ ਨਹੀ` ਅਖਵਾ ਸਕਦੇ । ਇਨ੍ਹਾਂ ਕਿੱਸਿਆਂ ਵਿਚ ਵਾਸਤਵਿਕ ਜੀਵਨ ਦਾ ਵਿਵਰਣ ਵਿਸਤਾਰ 
ਨਹੀਂ' ਹੁੰਦਾ, ਭਾਵੇ" ਵਾਰਿਸ ਸ਼ਾਹ ਦੀ ਹੀਰ ਵਾਕਰ ਜਾਂ ਅਹਿਮਦ ਯਾਰ ਦੇ ਹਾਤਿਮ ਤਾਈ ਵਾਕਰ 
ਇਨ੍ਹਾਂ ਦਾ ਆਕਾਰ ਕਿਤਨਾ ਵੀ ਵੱਡਾ ਹੋਵੇ । ਇਹ ਵੱਡਾ ਆਕਾਰ ਬਹਤ ਕਰਕੇ ਝ੍ਰਠੇ ਸੱਚੇ ਜਿਹੇ 
ਤਰਕ, ਵਾਦ ਵਿਵਾਦ ਦਾ ਹੀ ਬਣਿਆ ਹੋਇਆ ਹੁੰਦਾ ਹੈ। ਵਾਰਿਸ਼ਸ਼ਾਰ ਦੀ “ਹੀਰ? ਹੀ ਲੈ ਲਵੋ । 
ਰਾਂਝੈ ਦੇ ਬਚਪਨ, ਤਖਤ ਹਜ਼ਾਰੇ ਜਾਂ ਸਿਆਲਾਂ ਦੇ ਜੀਵਨ ਜਾਂ ਰੋਰ ਰਾਜ ਸਮਾਜ ਦੇ ਸਮਾਚਾਰ ਇਸ 
ਵਿਚ ਬਹੁਤ ਅਲਪ ਹਨ, ਤੇ ਅੱਧੇ ਤੋਂ ਵਧ ਆਕਾਰ ਰਾਂਝੇ ਤੇ ਸਹਿਤੀ ਵਿਚਕਾਰ ਬਖੋੜੇ ਨੇ ਹੀ 
ਬਣਾਇਆ ਹੋਇਆ ਹੈ, ਜਿਸ ਬਖੇੜੇ ਵਿਚ ਪੰਜਾਬੀ ਬੋਲੀ ਤੋ ਬਿਨਾਂ ਪੰਜਾਬੀ ਜੀਵਨ ਦਾ ਕੋਈ 
ਪਰਤਉ ਜਾਂ ਚਿਤਰ ਨਹੀਂ ਮਿਲਦਾ । ਹਾਸ਼ਿਮ ਸ਼ਾਹ ਜਿਹਿਆਂ ਦੋ ਕਿੱਸਿਆਂ ਵਿਚ ਤਾਂ ਇਸ ਪ੍ਰਕਾਰ 
ਦਾ ਝੂਠਾ ਵਿਸਤਾਰ ਵੀ ਨਹੀਂ । ਅਜਿਹੀਆਂ ਲਿਖਤਾਂ ਨੂੰ ਸਾਹਿਤ ਦੀ ਪਦਵੀ ਦੇਣਾ ਅਰਿੰਡ 
ਨੂੰ ਅੰਬ ਦਾ ਪੇੜ ਆਖਣ ਦੋ ਤੁਲ ਹੈ । ਰੜੇ ਅਰਿੰਡ ਪ੍ਰਧਾਨ ਦੀ ਕਹਾਵਤ ਸਾਡੇ ਪੰਜਾਬੀ ਦੇ 
ਅਜਿਹੇ ਸਾਹਿਤ ਉਤੇ ਹੀ ਢੁਕਦੀ ਹੈ | 


ਇਹ ਠੀਕ ਹੈ ਮਧਕਾਲੀਨ ਸਮਾਜ ਵਿਚ ਵਿਕਾਸ ਦੀ ਗਤੀ ਬਹੁਤ ਮਧਮ ਸੀ, ਪਰ ਉਸ 
ਵਿਚ ਵੀ ਰਾਜਸੀ ਪ੍ਰਕਾਰ ਦੇ ਪਰਿਵਰਤਨ ਤਾਂ ਹੁੰਦੇ ਸਨ, ਤੇ ਵਿਅਕਤੀਆਂ ਦਾ ਜੀਵਨ ਤਾਂ ਬਾਲਪਨ 
ਤੋਂ ਲੈ ਕੇ ਬੁਢਾਪੇ ਤਕ ਪੁਜਦਾ ਸੀ, ਤੇ ਵਿਅਕਤੀ ਜੀਵਨ ਦੀ ਕਿਸੇ ਘੜੀ ਵਿਚ ਭੂਤ ਭਵਿਖ 
ਦੀਆਂ ਪਰਛਾਈਆਂ ਤਾਂ ਪੈ'ਦੀਆਂ ਹੀ ਹੁੰਦੀਆਂ ਸਨ । ਇਹ ਕਿੱਸਾਕਾਰ ਜਦੋ ਨਾਇਕਾ ਦੇ ਬਚਪ 
ਦਾ ਵ੦ਣਨ ਕਹਦੇ ਹਨ ਤਾਂ ਸਾਲ ਪਹ ਸਾਲ ਉਸਦੀ ਸੁੰਦਰਤਾ ਦੇ ਵਧਣ ਦਾ ਹੀ ਹੁੰਦਾ ਹੈ । 
ਜਦੋਂ“ ਕਿਸੇ ਘਟਨਾ ਦਾ ਵਰਣਨ ਕਰਦੇ ਹਨ ਤਾਂ ਉਹ ਇਕ ਬਣਿਆ ਬਣਾਇਆ ਰੂਪ ਹੁੰਦਾ ਹੈ, 
ਉਸ ਵਿਚ ਨਿਜ ਵਿਸ਼ੇਸ਼ਤਾ ਕੋਈ ਨਹੀਂ' ਹੁੰਦੀ । ਤੋਂ ਜਿਹੜੇ ਪ੍ਰਤਿਰ੍ਹਪ ਵੀ ਹੁੰਦੇ ਹਨ, ਉਹ ਵੀ ਨਿਰੋਲ 
ਰੀਤਿ-ਪ੍ਰਰਵਕ । ਗੱਲ ਕੀ ਇਨ੍ਹਾਂ ਕਿੱਸਿਆਂ ਵਿਚ ਜੀਵਨ ਬੋਧ ਨਾਮ ਮਾਤਰ ਹੀ ਹੁੰਦਾ ਹੈ, ਜਿਹੜਾ 
ਸਾਹਿਤ ਦਾ ਇਕ ਅਨਿਵਾਰੀ ਲਛਣ ਹੈ । 
ਸੈਤ ਸਿੰਘ ਸੇਖੋ” 


6 ਸਿਰਜਣਾ 


ਰੰ 


ਇੂ- 


ਸਫੈਦ ਲਿਟ,ਦੇਵ 


ਸਫੈਦ ਲਿਟ ਜਿਸ ਵੀ ਪਿੱਠ ਤੋ ਆਪਣਾ ਟੁਣੇ ਹਾਰਾ ਹੱਥ ਫੇਰਦੀ ਹੈ 
ਉਸ ਦੀ ਰੀੜ੍ਹ ਦੀ ਹੱਡੀ ਹੀ ਗਾਇਬ ਕਰ ਦਿੰਦੀ ਹੈ 


ਕਹਿੰਦੇ ਕਹਾਉ'ਦਿਆਂ ਨੂੰ ਮੱਖੀ ਬਣਾ : ਤੀਰ ਦੀ ਨੋਕ ਤੇ ਸਜਾ ਦੀਵਾਰ ਤੇ ਟੱਗ ਦਿੰਦੀ 


ਮੱਠੀ ਮੱਠੀ ਅੱਗ ਵਾਂਗ ਮੱਖੀਆਂ ਤੋਂ ਮੁਸਕਰਾਉ'ਦੀ 
ਪਤਾ ਨਹੀ` ਉੱਗਲਾਂ `ਤੇ ਕੀ ਤੇ ਕਿਉ ਗਿਣਦੀ ਰਹਿੰਦੀ ਹੈ 


ਇਸ ਦੇ ਇਕ ਇਸ਼ਾਰੇ 'ਤੇ ਆਦਮੀ ਆਦਮੀ ਨਹੀਂ '“ਜੀ ਰਜ਼ੂਰੀਆ” ਹੋ ਨਿਬੜਦਾ ਹੈ 


ਸਫੈਦ ਲਿਟ ਨੇ ਪੁਲਾੜ ਨੂੰ ਪੌੜੀ ਲਾਈ, ਰੰਗ ਬਰੰਗੇ ਅਫੀਮੀ ਨਾਹਰੇ ਤੌੜੇ 
ਨਸੀਬਵਾਦੀ ਕੌਮ ਨੂੰ ਆਹਰੇ ਲਾਉਣ ਲਈ ਭੋਰਾ ਭੋਰਾ ਖਿਲਾਰ ਦਿਤੇ 


ਅਸੀ ਪੀਨਕ ਦੇ ਦਲਿੱਦਰ `ਚ ਗ਼ਰਕੇ ਉਸ ਨੂੰ ਕਾਲੀ ਮਾਂ ਦਾ ਖ਼ਿਤਾਬ ਦਿੱਤਾ 
ਭਵਾਨੀ ਕਿਹਾ : ਸ਼ਕਤੀ ਕਿਹਾ 
“ਲੋਕ ਕਿੰਨੇ ਦਰਿਆ ਦਿਲ ਹੁੰਦੇ ਹਨ ' 


ਤੇ ਉਸ ਨੇ ਵਾਰੋ ਵਾਰੀ ਸਾਡੇ ਸਾਰਿਆਂ ਦੇ ਸਿਰ ਕਲਮ ਕਰ ਦਿੱਤੇ 
ਆਪਣੇ ਸਿਰ ਤੇ ਸਜਾ ਲਿਆ ਠੰਡਾ ਸੀਤ ਚੈਨ 
ਜਿਸ ਨੂੰ ਹਿੰਦੀ ਵਿਚ ਇੰਦੂ ਵੀ ਕਹਿੰਦੇ ਹਨ 


ਇਹ ਇਸ ਦੇ ਕਾਲ ਦੀ ਗੱਲ ਹੈ 

ਚੁੱਲ੍ਹਿਆਂ ਦੇ ਮੋਹ ਛੋਟੇ ਪੈ ਗਏ 

ਪੇਟ ਤੇ ਝੁਰੜੀਆਂ ਉੱਗ ਆਈਆਂ 

ਲੋਰੀਆਂ : ਬਾਤਾਂ : ਮਿੱਟੀ `ਚ ਲਿਬੜਨ ਦੀ ਥਾਂ 

ਕਬਰਾਂ ਦੀ ਗੱਲ ਕਰਨ ਲਗੇ: ਜੰਮਦੇ ਬੱਚੇ 

ਦਿਨ ਦੇ ਪਹਿਲੇ : ਸੱਜਰੇ ਸੁਨਹਿਰੀ ਹਿੱਸੇ ਵਿਚ ਵਿਚਰਨ ਦੀ ਥਾਂ 

ਦਿਨ ਦੇ ਆਖਰੀ : ਬੁਸਬੁਸੇ : ਘੁਸਮੁਸੇ ਉਦਾਸ ਹਨੇਰੇ ਐਦਰ ਢੂਰੈਡਣ ਲੱਗੇ 

ਮਨ ਦਾ ਚੈਨ : ਮਸਲਿਆਂ ਦੇ ਹਲ : ਭਵਿਖ ਦੇ ਫਿਕਰ 

ਗਹਿਰੀ ਖੱਡ 'ਚ ਕੁਝ ਵੀ ਵਿਖਾਈ ਨਾ ਦਿੱਤਾ ਮੋਇਆਂ ਦੋ ਅਵਿਕਸਿਤ ਸੁਪਨਿਆਂ 
ਬਹੁਤ ਉਦਾਸ ਵਿਯੋਗੇ ਬਚਿਆਂ ਨੇ ਸਿਵਿਆਂ ਨਾਲ ਜੋੜ ਲਿਆਂ ਕਾਵਿਕ ਸੰਬੰਧ 


ਸਿਰਜਣਾ 


ਤੋ! ਸਿਵਾਂ 


ਉਸ ਨੇ ਸਾਰਿਆਂ ਖੀਸਿਆਂ ਵਿਚ ਬੌਕਰ ਫੇਰੀ 

ਇਕੋ ਵਾਰੀ ਹੂੰਝ ਕੇ ਲੈ ਗਈ 

ਸੁਪਨਿਆਂ ਦੇ ਮੌਰ ਪੈਖ, ਮਥਿਆਂ 'ਚੋ' ਚਮਕ ਪੱਥਰ, ਦਿਲਾਂ 'ਚੋ ਬਿਜਲੀ 

ਜੋ ਜ਼ਿੱਦੀ ਬਚੇ, ਉਹਨਾਂ ਨਾਲ ਸ਼ਤਰੌਜ ਖੇਡਣ ਲਗੀ 

ਕਰਸੀਆਂ ਤੋ ਬੈਠਣ ਦੀ ਭੁਸ ਪੁਆ ਦਿਤੀ 

ਇਨਕਲਾਬੀਆਂ ਨੂੰ ਸਿਖਾਉਣ ਲੱਗੀ ਲਾਲ ਰੈਗ ਰਾਹੀ ਗੁਲਾਬ ਦੀ ਅਹਿਮੀਅਤ 
ਸਿਰਹੀਣ ਧੜਾਂ ਵਾਂਗ ਸ਼ਬਦਾਂ ਨੂੰ ਨਿਚੌੜ : ਨਿਰਅਰਥ ਕਰਕੇ ਪੁੱਠਾ ਲਟਕਾ ਦਿੱਤਾ 
ਜਦੋਂ ਦੂਖ ਦਾ ਭੂਗੋਲ ਦੂਣਾ ਹੋਇਆ, ਚੁੱਪ ਚੁਪੀ ਤੋਆਵਾਜ਼ ਵਿਚ ਕੈਡਾ ਖੋਭ ਦਿਤਾ 
ਬਿਰਖ ਸ਼ਮਸ਼ਾਨਾਂ ਦੀ ਲਕੜ ਹੋ ਗਏ : ਹਰ ਘਰ 'ਚੋ' ਮਹੀ ਹੋਈ ਨਦੀ ਬਿਆਈ 
ਲੀਰੋ ਲੀਰ ਮੈਲੀ ਪੱਗ, ਮੂਹ ਚਿੜਾਉਂ'ਦੇ ਟੁੱਟੇ ਛਿੱਤਰ : 

ਟੁਟੀਆਂ ਵੰਗਾਂ : ਪਾਟੀ ਹੋਈ ਚੁੰਨੀ : ਸ਼ਰਾਬ ਦੀ ਉਣੀ ਬੋਤਲ 

ਆਲੇ `ਚ ਬੁਝਿਆ ਦੀਵਾ ਸਿਰਹਾਣੇ ਹੇਠ ਬਾਣੀਏ ਦੀ ਲਾਲ ਬਹੀ 

ਜੋ ਪੀੜ੍ਹੀ ਦਰ ਪੀੜ੍ਹੀ ਹਿਸਾਬ ਕਿਤਾਬ ਕਰਦੀ ਸਿਵਿਆਂ ਤਕ ਨਾਲ ਜਾਂਦੀ ਹੈ 


ਸਫੈਦ ਲਿਟ ਜਿਧਰ ਨੂੰ ਮਰੈਹ ਕਰਕੇ ਮੁਸਕਰਾਉ'ਦੀ ਹੈ 

ਉਧਰ ਜ਼ਖਮੀ ਘੋੜਿਆਂ ਦਾ ਮਹਿਵਰ : ਆਪਣੇ ਆਪ ਨੂੰ ਹੀ ਡੁਬੋਣਾ ਸ਼ੁਰੂ ਕਰ ਦਿੰਦਾ ਹੈ 
ਦਿਸਹਦਿਆਂ ਤੇ ਅੱਗ ਤੁਰਦੀ ਹੈ : ਪਾਲਤੁ : ਠੰਡੀ : ਸੁਨਹਿਰੀ 

ਇਸ ਨੇ ਹੱਥ ਨੂੰ ਤਰਸ : ਆਵਾਜ਼ ਨੂੰ ਭਿਖਾਰੀ : ਪੈਰਾਂ ਨੂੰ ਮਜਬ੍ਰਹੀ ਬਣਾ ਦਿਤਾ ਹੈ 
ਇਹ ਜਿਸ ਨੂੰ ਜੀ ਚਾਹੇ ਤਾਰੇ ਵਿਖਾ ਸਕਦੀ ਹੇ 

ਇਹ ਮੁਹੱਲੇ ਦੀ ਖੇਖਣਹਾਰੀ ਰੰਨ ਵਾਂਗ ਲੜ ਸਕਦੀ ਹੈ 

ਇਹ ਚਤੁਰ ਦੇਵਦਾਸਣੀ ਹੈ : ਇਸ ਨੂੰ ਆਪਣੇ ਸਾਰੇ ਸਹੀ ਵਿਰੋਧੀ ਰਾਵਣ ਲਗਦੇ ਹਨ 
ਇਹ ਸ਼ੇਰ ਨੂੰ ਗਿੱਦੜ ਬਣਾਕੇ ਇਸਤੇਮਾਲ ਕਰਦੀ ਹੈ : ਪਰ ਕਹਿੰਦੀ ਉਸ ਨੂੰ ਸ਼ੇਰ ਹੀ ਹੈ 
ਪਰ ਅਸ ਉਸ ਨੂੰ ਪੀਨਕ ਦੇ ਦਲਿੱਦਰ ਵਿਚ ਫਸੇ : 

ਕਾਲੀ ਮਾਂ, ਭਵਾਨੀ, ਸ਼ਕਤੀ ਦਾ ਰ੍ਰਪ ਹੀ ਕਹਾਂਗੇ 

ਜਦੋ ਅਸ' ਇਕ ਪਿੰਜਰ ਲੈ ਕੇ ਨਿਕਲਾਂਗੇ : ਤਾਹੀਖ ਦੇ ਏਸ ਕਾਲ ਦੀ ਹਨੌਰੀ ਖੱਡ'ਚੋ” 
ਸਫੈਦ ਲਿਟ ਜਿਉ” ਦੀ ਤਿਉ ਮੁਸਕਰਾ ਰਹੀ ਹੋਵੇਗੀ 

ਪੜਾ ਰਹੀ ਹੋਵੇਗੀ ਅਨੌਟਮੀ: ਕਿਸੇ ਨਵੇ" ਖਤਰੇ ਜਾਂ ਖਤਰੇ ਦੇ ਭਰਮ ਬਾਰੇ 

ਸਾਰੀਆਂ ਗੁੰਗੀਆਂ ਕ੍ਰਹਸੀਆਂ ਗ੍ਰੈਜ ਰਹੀਆਂ ਹੋਣਗੀਆਂ : ਜੈ ਹਿੰਦ : ਜੈ ਹਿੰਦ : ਜੈ ਹਿੰਦ 
ਸਫੈਦ ਲਿਟ ਜਿਸ ਵੀ ਪਿੱਠ ਤੇ ਆਪਣਾ ਟੂਣੇ ਹਾਟਾ ਹੱਥ ਫੇਰਦੀ ਹੈ 

ਉਸਦੀ ਰੀੜ੍ਹ ਦੀ ਹੱਡੀ ਹੀ ਗਾਇਬ ਕਰ ਦਿੰਦੀ ਹੈ । 


ਸਿਰਜਣਾ 


ਕਹਾਣੀ 


ਸੱਪ ਦੀ ਅੱਖ/ਰਘੁਬੀਰ ਢੰਡ 


੬! 


ਪਹਿਲਾਂ ਉਹਨੇ ਇਕ-ਸਾਹ ਬਿਟਰ ਦਾ ਗਲਾਸ ਅੰਦਰ ਸੁਟਿਆ । ਫ਼ਿਰ ਇਕ: ਦੋ, ਤਿੰਨ-- 
ਲਗਾਤਾਰ ਤਿੰਨ ਵਿਸਕੀਆਂ ! 

ਦੇ ਪਰ ਦਿਲ ਦੀ ਤਪਸ਼ ਸੀ ਕਿ ਜੰਗਲ ਦੀ ਅੱਗ ਵਾਂਗ ਲਗਾਤਾਰ ਵਧਦੀ ਹੀ ਜਾ ਰਹੀ ਸੀ । 

ਚੌਥੀ ਵਿਸਕੀ ਲੈਣ ਲਗਿਆਂ ਉਹਨੇ ਕਾਉਟਰ-ਲੌਡੀ ਦੇ ਚਿੱਟੇ ਨਰਮ ਦਸਤਾਨਿਆਂ ਵੱਲ 
ਵੇਖਿਆ--ਫਿਰ ਉਹਦੀ ਲੰਮੀ ਗੋਰੀ ਧੌਣ `ਚ ਲਟਕਦੀ ਮੌਟੇ-ਗੁਲ'ਬੀ ,ਮਣਕਿਆਂ ਵਾਲੀ ਮਾਲਾ 

`ਫੱਲ--ਤੇ ਫਿਰ ਆਪਣੀਆਂ ਲਾਲ ਅੱਖਾਂ ਉਹਦੀਆਂ ਮਸਨ੍ਹਈ ਝਿੰਮਣੀਆਂ ਤੇ ਗੱਡ ਬੋਲਿਆ : 

“ਜੂ, ਮੀ--ਫੈਵ ਧੌੱਡ--ਔਰੈਟ £” 

ਤੇ ਉਹਦਾ ਜਵਾਬ ਉਡੀਕਣ ਲਗਿਆ । 

ਉਹ ਮੁਸਕਾਈ ! ਤਸਵੀਰ ਵਰਗੀ ਖ਼੍ਬਸੂਰਤ ਪਰ ਜੜ੍ਹ ਮੁਸਕਾਣ ! ਫਿਰ ਟਿਕਾ ਟਿਕਾਂ 
ਕਹਿਣ ਲੱਗੀ : ''ਓ ਨੌ ! ਨੌ !! ਆਈ ਮੈਰਿਡ-ਮੈਰਿਡ ! ਯੂ ਐਡਰਸਟੈ'ਡ ?” 

ਉਹ ਜ਼ਰਾ ਰੁਕਿਆ - ਫਿਕਰਾ ਲੱਭਣ ਲਈ; ਬੌਲਿਆ : 

“ਨੇ ਮੈਟਰ ! ਜੂ, ਮੀ - ਫੈਵ ਮਿੰਟ ।” 

ਕਾਉੱਟਰ-ਲੇਡੀ ਹੋਰ ਗਾਹਕ ਭੁਗਤਾਣ ਲੱਗ ਪਈ । ਉਹਨੂੰ ਜੈ ਸਿਓ` ਫੜਕੇ ਲੈ ਗਿਆ । 

ਉਹਨੇ ਜੈ ਸਿਓ' ਤੋ ਬਾਂਹ ਤਾਂ ਨਾ ਛੁਡਾਈ, ਪਰ ਉਹਦੇ ਨਾਲ ਗਿਆ ਕੁਝ ਤਣਕੇ ਹੀ-- 

_ਤੇ ਤਣ ਕੇ ਹੀ ਕੁਰਸੀ ਤੋਂ ਬਹਿ ਗਿਆ । ਫਿਰ ਉਹਨੇ ਆਪਣੀਆਂ ਲਾਲ-ਚੌੜੀਆਂ ਅੱਖਾਂ ਹੋਰ ਲਾਲ- 

= ਚੌੜੀਆਂ ਕਰ ਸਾਹਮਣੇ ਬੈਠੇ ਚੰਨੇ ਨੂੰ ਘੂਰਿਆ । ਉਟਦੀ ਪੱਥਰਾਂ ਨੂੰ ਪਾੜ ਸੁੱਟਣ ਵਾਲੀ ਨਜ਼ਰ 
ਤੋਂ ਚੰਨਾ ਕੁਝ ਡਰਿਆ । ਫਿਰ ਧੌਣ ਨੂੰ ਜ਼ਰਾ ਹੁਲਾਰਾ ਦੇ ਮਾਹੌਲ ਬਦਲਣ ਲਈ ਬੋਲਿਆਂ : 
“ਕਿਉ” ਤਾਰਿਆ ' ਸੂਤ ਨੀ ਆਈ ਗੌਰੀ £ ਮੈਂ ਚਲਾਂ ਸਫ਼ਾਰਸ਼ ਕਰਨ ?” 

ਸਾਰੇ ਇਕ ਦਮ ਹੱਸ ਪਏ, ਪਰ ਤਾਰੇ ਦੀ ਪੱਥਰ-ਚੁੱਪ ਵੱਲ ਤੱਕ ਵਿਕ ਦਮ ਹੀ ਗੈਭੀਰ 
ਹੋ ਗਏ । ਪ੍ਰਭਾਵਾਂ ਦਾ ਵੀ ਕੇਹਾ ਪ੍ਰਭਾਵ ਹੁੰਦਾ ਹੈ ! ਅੰਤਲਾ ਪ੍ਰਭਾਵ ਸਦਾ ਪਹਿਲੇ ਪ੍ਰਭਾਵਾਂ ਨੂੰ 
ਨਿਗਲ ਜਾਂਦਾ ਹੈ--ਜਿਵੇ' ਤਲਵਾਰ ਦੀ ਲਿਸ਼ਕ ਨੂੰ ਸਦਾ ਹੀ ਖੂਨ ਦੀ ਸੋਚ ਮਾਰ ਦਿੰਦੀ ਹੈ । 

੮ ਤਾਰੇ ਨੇ ਕਾਟਵੀ' ਨਜ਼ਰ ਚੰਨੇ ਦੇ ਚਿਹਰੇ ਤੇ ਮਾਰੀ । ਅੱਖਾਂ 'ਚ ਲਾਲੀ ਹੋਰ ਗੂਹੜੀ ਹੋ ਗਈ, 
ਤੇ ਤਾਰੇ ਦੀ ਤਪਸ਼ ਪਾਟ ਪਈ । ਬੀਅਰ ਦਾ ਮੱਗ ਮੱਥੇ `ਚ ਲਗਦਿਆਂ ਹੀ ਚੰਨਾ ਲ੍ੜ੍ਹਕ ਗਿਆ । 
“ਸਾਲਿਆ, ਛੀਂਬਿਆ, ਬਾਸਟਰਾ, ਕ੍ਰਸ਼ ਨਾ ਆਖ !' ਤਾਰਾ ਗਰਜਿਆ । 

ਫਿਰ ਉਹ ਓਵਰਕੌਟ ਤੇ ਹੈਟ ਚੁੱਕ ਪੱਥ 'ਚੌਂ` ਇੰਝ ਨਿਕਲ ਤੁਰਿਆ ਜਿਵੇ ਉਹਨੇ ਮੁੜ 


ਸਿਰਜਣਾ 9 


ਕਦੇ ਉਥੇ ਆਣਾ ਹੀ ਨਾ ਹੋਵੇ । ਪਰ ਉਹਨੂੰ ਇਹ ਵੀ ਪਤਾ ਨਾ ਹੋਵੇ ਉਹਨੇ ਜਾਣਾ ਕਿਥੇ ਹੈ ? 
ਮੰਜ਼ਲ ਦੇ ਨਿਸ਼ਾਨ ਲੱਭਣੇ ਕੋਈ ਇੰਨੇ ਸੌਖੇ ਤਾਂ ਨਹੀ" ਹੁੰਦੇ । 

ਤਾਰੇ ਦੇ ਸਾਹਵੋ” ਰੋਹੀ ਦੇ ਰਾਹ ਜੇਡੀ ਵਾਰਲੇ ਸਟਰੀਟ ਬਰਫ਼ ਹੇਠ ਦੱਬੀ ਸਹਿਕ ਰਹੀ 
ਸੀ । ਬਰਫ਼, ਜਿਹੜੀ ਮੀਂਹ ਨਾ ਪੈਣ ਕਰ ਕੇ ਪੱਥਰ ਬਣ ਗਈ । ਹਵਾ ਬਿਲਕੁਲ ਚੁੱਪ ! ਅਸਮਾਨ 
`ਚੋਂ ਠੰਡ ਝਰ ਰਹੀ ਸੀ--ਚੁੱਪ ਚਾਪ ! ਸਿਰਫ ਖੰਭਿਆਂ ਦੀਆਂ ਰੌਸ਼ਨੀਆਂ ਜਾਗ ਰਹੀਆਂ ਸਨ ॥- 
ਪੱਬ 'ਚੋਂ ਕੋਈ ਕੋਈ ਧੁੰਦਲਾ ਅਕਾਰ ਬਾਹਰ ਨਿਕਲਦਾ । ਮਿੰਟ ਕੁ ਬੂਟਾਂ ਦੀਆਂ ਅੱਡੀਆਂ ਪੁੱਥਰ- 
ਬਰਫ਼ ਤੇ ਠੱਕ ਠੱਕ ਵਜਕੇ ਸੱਜੇ ਖੱਬੋ ਅਲੋਪ ਹੋ ਜਾਂਦੀਆਂ । ਠੰਡ ਨਾਲ ਤਾਰੇ ਨੂੰ ਆਪਣੀਆਂ 
ਅੱਖਾਂ ਦੇ ਪਪੋਟੇ, ਨੱਕ ਦੀ ਕ੍ਰੰ ਬਲੀ ਤੇ ਕੈਨਾਂ ਦੀਆਂ ਪੇਪੜੀਆਂ ਯਖ਼-ਠੰਡੀਆਂ ਹੁੰਦੀਆਂ ਜਾਪੀਆਂ । 

ਲੀਡਜ਼ ਰੋਡ ਵਾਲੇ ਚਰਚ ਦੇ ਘੰਟੇ ਨੇ ਇਕ ਇਕ ਕਰ ਕੇ ਦਸ ਟਣ ਟਣ ਉਹਦੇ ਸਿਰ `ਚ 
ਦੇ ਮਾਰੇ । ਦੂਰੋਂ ਇਕ ਪਰਛਾਵਾਂ ਉਹਦੇ ਵੱਲ ਵਧਦਾ ਆਇਆ ਤੇ ਕੌਲ ਆ ਜ਼ਰਾ ਰੁਕਿਆ : 
“ਕੌਣ ਤਾਰਾ ? ਸਾਝਰੇ ਈ ਮੁੜ ਪਿਐ ? ਚੰਨਾ ਹੈਗਾ ਪੱਥ 'ਚ ?” 

“ਆਹੋ । ਬਿਨਾਂ ਰੁਕਿਆਂ ਹੀ ਤਾਰੇ ਨੇ ਰੁੱਖਾ ਜਿਹਾ ਜਵਾਬ ਦਿੱਤਾ । 

ਜੱਗਾ ਉਹਨੀ' ਪੈਰੀ` ਅਗਾਂਹ ਤੁਰ ਗਿਆ । ਏ= 

ਚੈਨੇ ਦਾ ਨਾਂ ਸੁਣਦਿਆਂ ਹੀ ਤਾਰਾ ਆਪਣੀ ਵਿਸਕੀ ਖਿੜਾਉਣ ਲਗਿਆ : 

“ਬਾਸਟਰ ਛੀਬਾ ! ਕਹਿਣ ਲਗਿਆ : ਲੌ ਬਾਈ ਤਾਰਾ ਸਿਆਂ ਕਰੀ' ਦਸਖਤ । ਸਾਲਿਆ, 
ਚਾਰ ਘਰ ਤਾਂ ਡੌਣ ਵੀ ਛੱਡ ਦਿੰਦੀ ਐ--ਫੁੱਟ ਅਰਗੀਆਂ ਗੋਰੀਆਂ ਥਹੁੜੀਆਂ ਸੀ ਏਥੇ 2 ਲਿਆ 
ਬੈਨ੍ਹੀ ਰਿੱਛ ਅਰੇਗੀ ਤੀਮੀ ਘਰ...... ਸੀਰਮੇ ਨੀ ਪੀਜੂੰ ਮੇਰੇ ਸਾਲੇ ਦੇ ਮੈੱ...... । ਹਲ 

ਚੰਗਿਆੜੇ ਛਡਦਾ ਤਾਰਾ ਸਿੱਧਾ ਆਪਣੇ ਕਮਰੇ `ਚ ਜਾ ਵੜਿਆ । 

ਰਜ਼ਾਈ ਵਿਚ ਵੜ ਉਹ ਢੌਹ ਲਾ ਬਹਿ ਗਿਆ ਤੇ ਕਮਰੇ ਦੀ ਹਰ ਚੀਜ਼ ਵਲ ਇੰਝ ਘੂਰਨ 
ਲਗਿਆ ਜਿਵੇ ਬਸ ਖਾ ਹੀ ਜਾਣਾ ਹੁੰਦਾ ਹੈ । 

ਕੁਝ ਦੇਹ ਉਡੀਕਣ ਪਿਛੋ ਬਚਨੀ ਗੁੱਡੀ ਦੇ ਕਮਰੇ `ਚ ਗਟੀ । ਰੌਸ਼ਨੀ ਬੈਦ ਤੇ ਗੁੱਡੀ ਘੂਕ 
ਸੁੱਤੀ ਪਈ ਸੀ । ਕਿਉ ਨਾ ਆਪ ਹੀ ਜਾਵੇ ਉਹ ਕੈਟੀਡੌਰ 'ਚ ਆ ਗਈ । ਪਰ ਸਾਹੀ ਕੌਬ ਗਈ । 
ਦਿਲ ਤੇਜ਼ੀ ਨਾਲ ਧੜਕਣ ਲਗਿਆ--ਪੈਰ ਜਿਵੇ' ਜੰਮ ਗਏ । ਪਰ ਕੋਈ ਖਲੋਤਾ ਵੀ ਤਾਂ ਨਹੀ ਰਹਿ 
ਸਕਦਾ ਨਾ । ਮੁੜ ਆਪਣੇ ਕਮਰੇ `ਚ ਆ ਗਈ--ਦੱੜੇ ਪੈਰੀ" ਕਿਤੇ ਗੁੱਡੀ ਨਾ ਜਾਗ ਪਏ । ਕੌਟ : 
ਦੀ ਜੇਬ `ਚੋਂ ਲਿਫ਼ਾਫ਼ਾ ਕਢਿਆ ਅਤੇ ਤਾਰੇ ਦੇ ਕਮਰੇ ਅੱਗੇ ਆ ਖਲੋਤੀ । ਦਸਤਕ ਦੇਣ ਲਈ ਹੱਥ .. 
ਵਧਾਇਆ । ਮੁੜ ਖਿੱਚ ਲਿਆ - ਜਿਵੇ' ਬਿਜਲੀ ਦਾ ਝਟਕਾ ਲਗਿਮਾ ਹੋਵੇ । ਕਿੰਨੀ ਵਾਰ ਉਹਦੀ 
ਸੋਚ ਜੈਮੀ ਤੇ ਪਿਘਲੀ । ਆਖ਼ਰ ਉਹਨੇ ਦਸਤਕ ਦੇ ਹੀ ਦਿੱਤੀ । 

'“ਜੈਸ £' ਯੈਸ, ਨੌ, ਥੈੱਕਯੂ, ਸੋਰੀ--ਇੰਗਲੈੱ'ਡ ਦੇ ਚਾਰ ਮਕੈਨਕੀ ਸ਼ਬਦਾਂ `ਚੋਂ ਇਕ 
ਤਾਰੇ ਦੇ ਮੈਹੋਂ ਵੀ ਤਿਲ੍ਹਕ ਗਿਆ । 

ਕੰਬਦੀਆਂ ਲੱਤਾਂ ਤੇ ਸੁੱਕੀ ਜੀਭ ਨਾਲ ਬਚਨੀ ਨੇ ਮਸਾਂ ਇਕ ਫਿਕਰਾਂ ਪੂਰਾ ਕੀਤਾ : 

ਤੈਨੂੰ ਜੀ, ਰੋਟੀ...... ਏਥੇ ਈ ਲਿਆਮਾ $” 

ਤਪਿਆ ਹੋਇਆ ਤਾਰਾ ਮੁੜ ਪਾਟ ਪਿਆ : “ਜਾਨੀ ਏ' ਕਿ ਨਹੀਂ` ਕਮਜਾਤੇ ! ਗਿੱਟੇ ਗਿ 

ਦੂਗਾਂ ਜੇ ਫੇਰ ਮੇਰੇ ਕਮਰੇ `ਚ ਵੜ) ਏ' ਤਾਂ--ਸਾਲੀ ਚੂਹੜ) ! ਸ਼ਕਲ ਤਾਂ ਦੇਖ ਆਪਣੀ...... 


10 ਸਿਰਜਣਾ 


#` 


ਤਾਰਾ ਆਪਣਾ ਸਿੱਕਾ ਢਾਲਦਾ ਰਿਹਾ । ਬਚਨੀ ਪਤਾ ਨਹੀ ਕਦੋਂ' ਮੈਜ਼ `ਤੇ ਲਿਫ਼ਾਫ਼ਾਂ ਰਖ 
ਜਾਨ ਬਚਾ ਭੱਜ ਗਈ । 

ਸਾਹਮਣੀ ਕੰਧ ਦੀ ਖੱਬੀ ਨ੍ਕਰੇ ਮੇਜ਼ ਤੇ ਜੀਨ ਦੀ ਰੈਗੀਨ ਤਸਵੀਰ ਪਈ ਸੀ--ਇਕ ਪੱਕੀ 
ਹੋਈ, ਹੈਢੀ ਹੋਈ, ਸੁਤੰਤਰ ਔਰਤ ਜਿਹਨੇ ਸਾਰੀ ਉਮਰ ਇੰਗਲੈਂਡ ਦੀ ਸੁਤੰਤਰ ਦੁਨੀਆਂ ਦੀ ਸਭ 
ਤੋਂ ਉੱਤਮ ਦਾਤ, ਨਿੱਜੀ ਸੁਤੰਤਰਤਾ ਰੱਜ ਰੱਜ ਮਾਣੀ ਸੀ...... 

ਸੋਲ੍ਹਾਂ ਸਾਲ ਦੀ ਉਮਰ ਵਿਚ, ਸੈਕਿੰਡਰੀ ਸਕ੍ਹਲ 'ਚ ਪੜ੍ਹਦਿਆਂ ਉਹਨੇ ਬੱਚਾ ਜੈਮਿਆਂ । 
ਜੈਮਦਿਆਂ ਸਾਰ ਬੱਚੇ ਨੂੰ ਆਪਣੀ ਨਿੱਜੀ ਸੁਤੋਤਰਤਾ ਲਈ ਜ਼ੰਜੀਰ ਸਮਝਿਆ । ਉਹਨੂੰ ਹਸਪਤਾਲ 
`ਚ ਹੀ ਛੱਡ ਮੁੜ ਮਿਸ ਬਣ ਗਈ । 

ਫਿਰ ਜਦੋ ਉਹ ਅਮ੍ਰੀਕਣ ਫ਼ੌਜੀਆਂ ਦੀ ਛਤਰ ਛਾਇਆ ਹੇਠ ਆਉਣ ਲੱਗੀ ਤਾਂ ਉਹਦੀ 
ਸੌਪਸਟੂਅਰਡ ਮਾਂ ਨੇ ਸਮਝਾਇਆ : “ਜੀਨ ਬੇਟਾ ! ਅਮ੍ਰੀਕਣ ਅੱਡੇ ਤਾਂ ਉੱਝ ਹੀ ਸਾਡੀ ਅਣਖ 
“ਤੋ ਧੱਥੋ ਨੇ--ਏਹਨਾਂ ਤੈਨੂੰ ਕਿਸੇ ਕੰਮ ਦੀ ਨੀ ਛਡਣਾ--ਏਹ ਤਾਂ ਵਹਿਸ਼ੀ ਨੇ ਵਹਿਸ਼ੀ ! 

ਜੀਨ ਦਾ ਸਾਰਾ ਲਚਕੀਲਾ ਬਦਨ ਕੌਬਣ ਲੱਗ ਪਿਆ : “ਤੂੰ ਕੋਣ ਏਂ ਮੈਨੂੰ ਰੋਕਣ ਵਾਲੀ £ 
ਤੂੰ ਮੇਰੀ ਨਿੱਜੀ ਸੁਤੰਤਰਤਾ ਖੋਹਣਾ ਚਾਹੁੰਨੀ ਏ' ? ਮੈ" ਇਕ ਮਿੰਟ ਤੇਰੇ ਘਰ ਨਹੀਂ` ਰਹਾਂਗੀ ।' 

ਅਮ੍ਰੀਕਣਾਂ ਨੇ ਜੀਨ ਤੇ ਦੋ ਹੋਰ ਕੁੜੀਆਂ ਨੂੰ ਤਾਰੇ, ਚੰਨੇ, ਤੋਂ ਜੈ ਸਿਓ` ਦੇ ਸਾਂਝੋ ਘਰ 
“ਚ ਕਿਰਾਏਦਾਰ ਰਖ ਦਿੱਤਾ । ਤਾਰਾਂ ਪੱਥ `ਚ ਅਮ੍ਰੀਕਣਾਂ ਦੀ ਦਰਿਆ-ਦਿਲੀ ਦੇ ਸੋਹਿਲੇ ਗਾਂਦਾ 
ਨਹੀਂ ਸੀ ਥਕਦਾ : “ਯਾਰ ! ਨਹੀ ਰੀਸਾਂ ਅਮ੍ਰੀਕਣਾਂ ਦੀਆਂ ਕਹਿਣ ਲੱਗੇ : ਸਿੰਘੋ, ਪੰਜ ਦਿਨ 
ਅਨੰਦ ਲਵੋ-ਸਾਨੂੰ ਤੇ ਵੀਕ ਐੱਡ `ਤੇ ਈ ਲੌੜ ਪੈਂਦੀ ਐ ।” 

ਤੇ ਫਿਰ ਅਮ੍ਰੀਕਣ ਚਲੇ ਗਏ । ਸੈਜੌਗ ਬੜੋ ਜ਼ੋਰਾਵਰ ਸਨ । ਐਮੀ ਨੇ ਚੰਨਾ ਚੁਣ ਲਿਆ -- 
ਡੌਰੋਥੀ ਨੇ ਜੈ ਸਿਓ-ਤੇ ਜੀਨ ਨੇ ਤਾਰਾਂ । ਇਕ ਦਮ ਸੁਤੰਤਰ ਚੋਣ ! 

ਪਰ ਇਸ ਕਲਜੌਗਣ ਬਚਨੀ ਨੇ ਸਾਟੀ ਜ਼ਿੰਦਗੀ ਹੀ ਬੰਜਰ ਬਣਾ ਦਿੱਤੀ । ਪਤਾ ਲਗਦਿਆਂ 
ਹੀ ਜੀਨ ਦੀ ਨਿੱਜੀ ਸੁਤਤਰਤਾ ਦੇ ਡੰਗ ਲਗਿਆ : ਘਰ ਬਲੈਕ ਬਾਸਟਰਡ ! ਯੂ ਮੈਰਿਡ 1” 

੩ ਆਪਣਾ ਓਵਰਕੌਟ ਚੁੱਕ ਦਰੋ” ਬਾਹਰ ਹੋ ਗਈ । ਜਾਂਦੀ ਜਾਂਦੀ ਨੇ ਬ੍ਰਹਾ ਇੰਝ ਮਾਰਿਆ 
ਕਿ ਅੱਜ ਤੱਕ ਤਾਰੇ ਦੀ ਆਤਮਾ ਤੀਰ-ਵਿੰਨ੍ਹੋ ਪੰਛੀ ਵਾਂਗ ਤੜਫ ਰਹੀ ਸੀ । 

ਜੀਨ ਦੇ ਜਾਣ ਪਿਛੋਂ ਤਾਰਾ ਪੂਰਾ ਹਫ਼ਤਾ ਕੰਮ `ਤੇ ਨਾਂ ਗਿਆਂ । ਪਾਰਕਾਂ ਪੱਬਾਂ `ਚ ਉਹਨੂੰ 
ਲੱਭਦਾ ਫਿਰਦਾ ਰਿਹਾ--ਆਪਣੇ ਕਮਰੇ `ਚ ਪਿਆਂ ਰਹਿੰਦਾ--ਉਹਦੀਆਂ ਸਾਂਝਾਂ ਦੇ ਤਸੱਵਰ 'ਚ 
ਗੁਆਚਿਆ ਰਹਿੰਦਾ--ਵਰਾਗ ਦਾ ਮਾਰਿਆ ਤਾਰਾ ਧੁੰਦਲੇ ਤਾਰੇ ਵਾਂਗ ਕਦੀ ਟਿਮਕਦਾ, ਕਦੀ 
ਬ੍ਝਦਾ ਆਪ ਵੀ ਵਰਾਗ ਬਣ ਗਿਆ ਸੀ । 

ਵਰਾਗ ਜੱਟ ਦਾ ਸੁਭਾਓ ਨਹੀ' ਹੁੰਦਾ । ਜੱਟ ਦਾ ਸੁਭਾਓ ਗੁੱਸੇ ਦੇ ਬਹੁਤ ਨੇੜੇ ਹੁੰਦਾ ਹੈ । 
ਤਾਰਾ ਵੀ ਭਖ ਉਠਿਆ । ਬਚਨੀ ਵਲ ਅਤਿ ਨਫ਼ਰਤ ਤੇ ਗ੍ਰੱਸਾ ਜਿਹੜੀ ਦਸਾਂ ਸਾਲਾਂ ਪਿਛੋ ਆਂ 
ਧਮਕੀ ਸੀ ਤੇ ਜੀਨ ਦੇ ਵਿਛੌੜੇ ਦਾ ਕਾਹਨ ਬਣੀ ਸੀ । ਚੰਨਾ, ਉਹਦੇ ਗੁੱਸੇ ਦਾ ਸਿੱਧਾ ਨਿਸ਼ਾਨਾ 
ਜਿਹਨੇ ਉਹਦੇ ਦਸਖ਼ਤ ਕਰਵਾ ਬਚਨੀ ਨੂੰ ਫਾਹਦਾਰੀ ਭਿਜਵਾਈ ਸੀ । ਚੈਨੇ ਦਾ ਮੱਥਾ ਪਾੜ ਵੀ 
ਜਿਵੇ ਉਹਦਾ ਗੁੱਸਾ ਠੰਢਾ ਨਹੀ” ਸੀ ਹੋਇਆਂ । 


ਸਿਰਜਣਾਂ 11 


ਇਕ ਦਮ ਲੱਥੇ ਮੀਂਹ ਦੀਆਂ ਕਣੀਆਂ ਸ਼ੀਸ਼ੇ ਦੀ ਬਾਰੀ ਨਾਲ ਇੰਝ ਆ ਕੇ ਵੱਜੀਆਂ ਜਿਵੇ” 
ਗੁਰੀਲਿਆਂ ਨੇ ਵਾਲੀ ਮਾਰੀ ਹੋਵੇ । ਤਾਰੇ ਨੇ ਪਰਦਾ ਹਟਾ ਬਾਹਰ ਨਜ਼ਰ ਮਾਰੀ । ਅੰਬਰੋ” ਲਹਿ 
ਰਹੋ ਪਾਣੀ ਨਾਲ ਖੰਭਿਆਂ ਦੀਆਂ ਪੀਲੀਆਂ ਰੌਸ਼ਨੀਆਂ ਟਕਰਾ ਰਹੀਆਂ ਸਨ ਤੇ ਪੀਲਾ ਧੂੰਆਂ ਉੱਡ 
ਰਿਹਾ ਸੀ ।_ਕੇਡਾ ਰੁਮਾਂਟਿਕ ਦ੍ਰਿਸ਼ ਸੀ । ਪਰ ਬਾਰੀ `ਤੇ ਵੱਜ ਰਹੀ ਹਰ ਕਣੀ ਤਾਰੇ ਦੇ ਦਿਲ `ਤੇ 
ਵਦਾਣ ਵਾਂਗ ਵੱਜ ਰਹੀ ਸੀ । ਉਹ ਹੋਰ ਵੀ ਤਪ ਗਿਆਂ । ਇਹ ਕੇਹੋ ਜਿਹੀ ਸੁਤੰਤਰ ਦੁਨੀਆਂ 
ਹੈ ਜਿਥੇ ਆਮ ਆਦਮੀ ਇਕ ਖ਼ਾਸ ਹੱਦ ਤੋਂ ਅਗਾਂਹ ਨਹੀ ਤਪਣ ਦਿੱਤਾ ਜਾਂਦਾ । ਉਹਦੀ ਤਪਸ਼ 
ਦੀਆਂ ਵਾਗਾਂ ਫ਼ੌਰਨ ਘੋੜਿਆਂ ਤੇ ਪੈਸੇ ਲਾਣ ਵਾਲੀਆਂ ਦ੍ਕਾਨਾਂ, ਸੈਂਕੜੇ ਕਿਸਮ ਦੀਆਂ ਸ਼ਾਨਦਾਰ 
ਜੂਆ ਮਸ਼ੀਨਾਂ, ਪੱਬਾਂ ਅਤੇ ਔਰਤਾਂ ਵੱਲ ਮੌੜ ਦਿਤੀਆਂ ਜਾਂਦੀਆਂ ਹਨ । 

ਪਰ ਤਾਰਾ ਕੀ ਕਰੇ ? 

ਪੱਥ 'ਚੋਂ ਉਹ ਹੋ ਆਇਆ ਸੀ--ਜੀਨ ਸੀ ਕਿ ਉਹਨੂੰ ਬਸ ਰੋਹੀ ਰੋਹੀ ਦਾ ਜੰਡ ਬਣਾ ਤੁਰ 
ਗਈ ਸੀ । ਪਰ ਬਚਨੀ ਤਾਂ ਸੀ £ ..... “ਬ੍ਹ, ਬਹ, ਬਹ !” ਉਹਨੇ ਜਿਵੇ ਜਿਮੀਂਕੰਦ ਦਾ 
ਛਿੱਲੜ ਮ੍ਰੰਹ `ਚ ਪਾ ਲਿਆ ਹੋਵੇ ...... 

“ਇੰਡੀਆ ਮੈਨ ਤੀਮੀ ਵੀ ਕੋਈ ਤੀਮੀ ਹੁੰਦੀ ਐ $ ਐਵੇ" ਸਾਲੀ ਧੁਆਂਖੋ ਹੋਏ ਸਰਕੜੇ ਦੇ 
ਕਾਨੇ ਵਰਗੀ, ਏਹਦੇ ਨਾਲੋਂ” ਤਾਂ ਕੁੱਤੀ ਵੀ ਚੰਗੀ ਹੁੰਦੀ ਐ- ਸਾਲੀ ਨੂੰ ਹੱਥ ਲਾਓ ਘੱਟੋ ਘੱਟ ਜੀਭ 
ਤਾਂ ਕੱਢ--ਕੁਝ ਲਾਡ ਕਰੂ ! ਪਰ ਸਾਂਡੀ ਤੀਮੀ £ ਢਾਂਡੀ ਆਲੀ ਆਣ ਐ. ਸੌ ਮਿੰਨਤਾਂ 
ਕਰਾਉ--ਹੁੰ !” 

ਮਖੌਲੀਏ ਜੈ ਸਿਓ' ਦੇ ਸ਼ਬਦ ਤਾਰੇ ਦੇ ਕੰਨਾਂ `ਚ ਗ੍ਰੇਜ ਪਏ । 

ਉਹ ਉਠਿਆ । ਅਲਮਾਰੀ 'ਚੋ` ਜੌਨੀਵਾਕਰ ਦੀ ਬੋਤਲ ਤੇ ਗਲਾਸ ਚੁੱਕ ਪੈੱਗ ਪਾਣ ਹੀ 
ਲਗਿਆ ਸੀ ਕਿ ਨਜ਼ਰ ਮੇਜ਼ ਤੇ ਪਏ ਲਿਫ਼ਾਫ਼ੇ `ਤੇ ਜਾ ਪਈ । ਨਜ਼ਰ: ਜਿਹਨੇ ਪਹਿਲੀ ਨਜ਼ਰੇ 
ਦਿਮਾਗ `ਚ ਕੋਈ ਪ੍ਰਭਾਵ ਤਾਂ ਨਾ ਬਣਾਇਆ, ਹਾਂ ਦਿਲਚਸਪੀ ਜ਼ਰੂਰ ਵਧਾਈ । ਫਿਰ ਨਜ਼ਰ 
ਟਿਕੀ--ਪੁੰਦਰਾਂ ਪੌਂਡ ਤਿੰਨ ਸ਼ਲਿੰਗ ! ਉਹਦੇ ਦਿਮਾਗ਼ `ਚ ਹਿੰਦੁਸਤਾਨੀ ਕਰੈਸੀ ਵਿਚ ਨੋਟ ਛਪਣ 
ਲੱਗੇ--ਸਾਢੇ ਕੁ ਚਾਰ ਸੌ ਰੁਪਟੀਏ ' 

ਤਾਰੇ ਨੇ ਬੋਤਲ ਤੇ ਗਲਾਸ ਉਸੇ ਤਰ੍ਹਾਂ ਅਲਮਾਟੀ `ਚ ਰੱਖ ਦਿਤੇ, ਲਿਫ਼ਾਫ਼ਾ ਚੁੱਕਣ ਲਈ 
ਹੱਥ ਵਧਾਇਆ । ਪਰ ਕੰਬ ਗਿਆ -ਹੱਥ ਖਿਚ ਇਕ ਦਮ ਸਿੱਧਾ ਖਲੋਂ ਗਿਆ । ਦਿਲ ਵਿਚ 
ਤਪਸ਼ ਨੇ ਮੁੜ ਅੰਗੜਾਈ ਲਈ-- ''ਹੂੰ, ਵੱਡੀ ਆਈ ਐ ਲਿਫਾਫਿਆਂ ਵਾਲੀ [” 

ਉਹਨੇ ਨਫ਼ਰਤ ਨਾਲ ਅੱਖਾਂ ਕੌੜੀਆਂ ਕੀਤੀਆਂ, ਅਲਮਾਰੀ ਵੱਲ ਮੁੜਿਆ । ਟਿਕ ਸਾਹੇ 
ਪੈੱਗ ਅੰਦਰ ਸੁੱਟ, ਬਿਸਤਰੇ ਤੇ ਜਾਣ ਲਗਿਆ--ਪਰ ਲਿਫ਼ਾਫ਼ਾਂ ਸੀ ਕਿ ਸੱਪ ਦੀ ਅੱਖ ਬਣ 
ਖਲੋਡਾ--ਪੈਰਾਂ 'ਚ ਜਿਵੇਂ ਨਿਓਲ ਲਗ ਗਿਆ । ਲਿਫ਼ਾਫ਼ਾ ਚੁੱਕਣ ਲਦੀ ਮ੍ੜ ਹੱਥ ਵਧਾਇਆ । 
ਪਰ ਸਾਰੀ ਕੋਠੀ ਧੜਕ ਗਈ--ਜ਼ਰਾ ਕੁ ਪਤਦਾ ਹਟਿਆ ਹੋਿਆ ਸੀ । ਉਹ ਉਲਟਿਆ ਤੇ ਪਰਦਾ 
ਚੰਗੀ ਤਰ੍ਹਾਂ ਜੌੜ ਦਿੱਤਾ । ਫਿਰ ਖਲੋਂ ਕੇ ਵੇਖਦਾ ਰਿਹਾ--ਠੀਕ ਜੁੜ ਵੀ ਗਿਆ ਹੈਂ 

ਮੁੜ ਲਿਫ਼ਾਫ਼ੇ ਵਲ ਤੱਕਿਆ । ਫਿਤ ਕੰਬਿਆ । ਕੁੰਡਾ ਤਾਂ ਖੁਲ੍ਹਾ ਹੀ ਜੀ । ਕ੍ਰੇਡਾ ਬੋਦ ਕਰ 
ਮੁੜ ਲਿਫ਼ਾਫ਼ੇ ਕੌਲ ਆ ਖਲੋਤਾ । ਚੁੱਕਣ ਤੋ ਪਹਿਲਾਂ ਪਰਦੇ ਅਤੇ ਕ੍ਰੈੋਡੇ ਆਪਣੀਆਂ ਨਜ਼ਰਾਂ 
ਨਾਲ ਟਹੇ। 


12 ਸਿਰਜਣਾ 


ਹੀ 


(. ਲਲਗ ੧0” %# 


ਲਿਫ਼ਾਫ਼ਾ ਚੁਕਿਆ । ਨੌਟ ਗਿਣੇ--ਪੰਜਾਂ ਦੇ ਤਿੰਨ ਨੋਟ ! ਫਿਰ ਲਿਫ਼ਾਫ਼ਾ ਖੜਕਾਇਆ-- 
ਨੋਟਾਂ ਦੀਆਂ _ਗੋਦੀਆਂ `ਚ ਮਚਲ ਰਹੇ ਤਿੰਨ ਸ਼ਲਿੰਗਾਂ ,ਦੇ ਸਿੱਕੇ ਟਕਰਾਏ । ਸੰਤੁਸ਼ਟਤਾ 
ਨਾਲ ਤਾਹਾ ਪੱਥਰ ਹੋ ਗਿਆ ! ਪਰ ਉਸੇ ਛਿਣ ਫਿਤ ਤਪ ਉਠਿਆ--ਪੱਥਰ ਦੇ ਸੀਨੇ `ਚ ਕਿੰਨੀ 
ਅੱਗ ਲੁਕੀ ਹੋਈ ਹੁੰਦੀ ਹੈ । ਉਹਨੇ ਸਾਰੇ ਗੁੱਸੇ ਨਾਲ ਲਿਫ਼ਾਫ਼ਾ ਮੇਜ਼ ਤੇ ਵਗਾਹ ਮਾਰਿਆ ! 

“ਨੂੰ ! ਸਾਲੀ ਨੋਟ ਲਿਆ ਲਿਆ ਵਿਖਾਉਦੀ ਐਂ ! ਆਏ' ਤੂੰ ਹੂਰਾਂ ਪਰੀ ਬਣ ਜੋਗੀ £ 
ਸਾਲੀ ਕਲੈਹਣੀ ! ਜਿੱਦਣ ਦੀ ਆਈ ਐ ਰੋਗੀ ਬਣਾ ਕੇ ਰਖ ਤੇ !” 

ਤਾਰੇ ਨੇ ਅਲਮਾਟੀ ਬੈਦ ਕੀਤੀ; ਬੱਤੀ ਬੁਝਾਈ ਤੇ ਸੌਣ ਦੀ ਕੋਸ਼ਸ਼ ਕਰਨ ਲਗਿਆ ਤਾਂ ਕਿ 
ਕੁਝ ਘੰਟੇ ਨੀਂਦ ਆ ਜਾਵੇ ਤੇ ਭਲਕ ਦੀ ਦਿਹਾੜੀ ਚੰਗੀ ਲੰਘ ਜਾਵੇ--ਨਹੀਂ ਤਾਂ ਸਾਲੇ ਫੋਰਮੈਨ 
ਨੇ ਚੀਕ ਕੇ ਆਖਣੈ : “ਸਿੰਘ, ਸਾਨੂੰ ਸਲੀਪਿੰਗ ਡੋਗਜ਼ ਨੀ ਚਾਹੀਦੇ ! 

ਪਰ ਨੀਦ ਕਿਥੇ ? ਉਹਨੂੰ ਨਾ ਨੀਂਦ ਸੀ ਤੇ ਨਾ ਹੀ ਜਾਗ । ਇਹ ਤਾਂ ਦੋਵੇ“ ਅਡੋਲ ਮਨ 
ਦੀਆਂ ਹਾਲਤਾਂ ਹੁੰਦੀਆਂ ਹਨ - ਉਹ ਤਾਂ ਪ੍ਰਲਸਹਾਤ ਤੇ ਡੌਲ ਰਿਹਾ ਸੀ । 

“ਚੌਨਾ. ਸਾਲਾ ਛੀਥਾ !7 ਸਾ. ਚੋਨਾ ਉਹਦੇ ਸਾਹਵੇ" ਨੰਗੀ ਤਲਵਾਰ ਵਾਂਗ ਲਟਕਣ 
ਲਗਿਆ... ... 

ਚੰਨਾ, ਤਾਰੇ ਦਾ ਲੰਗੌਟੀਆ ਯ'ਰ --ਹਮ ਉਮਰ ਤੋਂ ਜਮਾਤੀ ! ਤਾਰੇ ਨੂੰ ਉਹਦੇ ਬਾਪੂ ਨੇ 
ਪੰਜਵੀ' `ਚੋਂ ਹੀ ਹਟਾ ਲਿਆ । ਚੰਨੇ ਦੇ ਕਾਲਜੇ ਦਾ ਜਿਵੇਂ' ਰੁੱਗ ਭਰਿਆ ਗਿਆ । ਬੌਲਿਆ-- 
“ਤਾਇਆ, ਤਾਰੋਂ ਨੂੰ ਪੜ੍ਹਨ ਦੇ ਤਾਂ £ 

ਤਾਰੇ ਦੇ ਬਾਪੂ ਨੇ ਉਹਦੇ ਖੁਲ੍ਹੇ ਹੱਡਾਂ ਪੈਰਾਂ ਨੂੰ ਜੋਖਦਿਆਂ ਜਵਾਬ ਦਿਤਾ--'“ਚੰਨਿਆ, ਏਹ 
ਅੱਖਰਾਂ ਨਾਲੋਂ ਹਲ ਜਾਦੇ ਚੰਗਾ ਵਾਹੂਗਾ ।' 

ਤੇ ਤਾਰੇ ਨੇ ਬਹੁਤ ਚੰਗਾ ਹਲ ਵਾਹਿਆ ਸੀ । ਭੋ ਵਾਹ ਕੇ ਸ਼ੱਕਰ ਵਰਗੀ ਕਰ ਦਿੰਦਾ ਤੇ 
ਸਿਆੜ ਤੀਰਾਂ ਵਾਂਗ ਵਿਛਾ ਦਿੰਦਾ । ਪਰ ਦੱਬਕੇ ਵਾਹ ਤੇ ਰੱਜਕੇ ਖਾਹ ਵਾਲੀ ਗੱਲ ਤਾਰੇ ਨੂੰ ਸਦਾ 
ਟੀ ਇਕ ਪਾਖੰਡ ਲਗਦੀ ਰਹੀ । ਉਹ ਸਾਰੀ ਉਮਰ ਲੱਸੀ ਦੀ ਘੁੱਟ ਨਾਲ ਮਿੱਸੀਆਂ ਅੰਦਰ ਧੱਕਦਾ 
ਰਿਹਾ । ਉਹੀ ਮੋਟੇ ਖੱਦਰ ਦਾ ਝੱਗਾ--ਖੱਦਰ ਦਾ ਕੱਛਾ ਤੇ ਖੱਦਰ ਦਾ ਪਰਨਾ । ਪੰਜੀਂ-ਸੱਤੀ" 
ਦਿਨੀ' ਬੇਹੀ ਲੱਸੀ ਨਾਲ ਧੌਤੇ ਕੇਸ ਕੁਝ ਛਿਣ ਚਮਕਦੇ, ਤੇ ਫ਼ਿਰ ਲਟੂਰੀਆਂ ਬਣ ਪਰਨੇ ਹੇਠੋਂ 
ਦੀ ਲਮਕ ਗਹਦਣ ਨੂੰ ਛਾਂਗਦੇ ਰਹਿੰਦੇ । 

ਬਚਨੀ ਆਈ ਤੇ ਘਰ ਦੀ ਨੀਹਸਤਾ ਦਾ ਹੀ ਭਾਗ ਬਣ ਕੇ ਰਹਿ ਗਈ । ਪਹਿਲੇ ਰਿੰਨਾਂ 
ਸਾਲਾਂ 'ਚ ਦੋ ਕੁੜੀਆਂ ਹੋ ਗਈਆਂ । ਤਾਰੇ ਦੀ ਮਾਂ ਨੇ ਨਸ਼ਤਰ ਮਾਰ ਮਾਰ ਛਿੱਲ ਘੱਤੀ --''ਹਾਂ, 
ਢਿੱਡ ਦੁਖਦੈ ! ਲਾਲ ਜੰਮਦੀ ਰਹੀ ਏ' ਨਾ ? ਮੈ ਤਾਂ ਮੁੰਡਾ ਹੋਰ ਵਿਆਹੂੰ ।' 

ਰੂਹਾਂ ਤੇ ਸਰੀਰਾਂ ਦੀਆਂ ਤੰਗੀਆਂ ਨੇ ਬਚਨੀ ਦੀ ਸਾਰੀ ਕੁਲਿੱਤਣ ਝਾੜ ਦਿਤੀ । ਚੌਥੇ 
ਵਰ੍ਹੇ ਮੁੰਡਾ ਹੋਇਆ । ਬਚਨੀ ਕੁਝ ਚਮਕੀ -- ਪਰ ਇਕ ਹੈਝ੍ਹ ਵਾਂਗ ਜਿਹੜਾ ਝਿੰਮਣੀਆਂ `ਤੇ ਆ 
ਤਾਰੇ ਵਾਂਗ ਚਮਕ ਜਾਂਦਾ ਹੈ, ਤੇ ਅੰਤ ਮਿੱਟੀ `ਚ ਜਜ਼ਬ ਹੋ ਜਾਂਦਾ ਹੈ । ਉੱਝ ਵੀ ਖੰਡਰਾਂ ਨੇ ਕੀ 
ਚਮਕਣਾ ਸੀ--ਬਚਨੀ ਸਦਾ ਲਈ ਸੁੱਕੀ ਹਰੜ ਬਣ ਕੇ ਰਹਿ ਗਈ । 

ਹੋ, ਸਮਾਂ ਕੋਹੇ ਹੋਏ ਬਚਿਆਂ ਦੇ ਖ਼੍ਨ ਵਾਂਗ ਕਿੰਨੀ ਛੇਤੀ ਵਹਿ ਗਿਆ ਸੀ । 


ਸਿਰਜਣਾ 12 


ਤਾਰੇ ਦੇ ਨੈਣਾਂ ਸਾਹਵੇਂ“ ਉਹ ਦ੍ਰਿਸ਼ ਸਾਕਾਰ ਹੋ ਗਿਆ, ਸਗਵੇ” ਦਾ ਸਗਵਾਂ ! ਉਹ ਅੱਧ 
ਮਾਘ ਦੀ ਚੰਨ ਚਾਨਣੀ ਰਾਤ ਦੇ ਪਹਿਲੇ ਪਹਿਰ ਕਣਕ ਨੂੰ ਪਾਣੀ ਲਾ ਰਿਹਾ ਸੀ । ਚਾਰੇ ਪਾਸੇ ਇਕ 
ਚੁੱਪ ! ਸਿਰਫ਼ ਹਲਟ ਦੇ ਕੁੱਤੇ ਦੀ ਠੱਕ ਠੱਕ - ਜਿਹਨੂੰ ਸੁਣਦਿਆਂ ਸੁਣਦਿਆਂ ਸੁਣਨੇ" ਹਟ ਜਾਈਦਾ 
ਹੈ। ਮੱਧਮ ਜਿਹੀ ਹਵਾ ਨਾਲ ਕੇਲਿਆਂ ਦੇ ਪੱਤਿਆਂ ਦੀਆਂ ਝਾਲਰਾਂ ਕੁਝ ਦਮ ਮਾਰ ਰਹੀਆਂ ਸਨ । 

ਉਹਦੇ ਵੱਲ ਇਕ ਪਰਛਾਵਾਂ ਤੁਰਿਆ ਆ ਰਿਹਾ ਸੀ--ਨੌੜੇ, ਹੋਰ ਨੇੜੇ 1 ਤਾਰਾ ਕ੍ਰਝ 
ਕੌਬਿਆ ਮਤੇ ਕੋਈ ਮਾੜਾ ਬੰਦਾ ਹੋਵੇ - “ਕੇਹੜੈ ਬਈ $' 

ਪਰਛਾਵਾਂ ਵਧਦਾ ਆਇਆ । ਤਾਰੇ ਨੇ ਕਹੀ ਨੂੰ ਹੱਥ ਪਾ ਜ਼ਰਾ ਕਰੜਾ ਹੋ ਲਲਕਾਰਿਆ : 
ਕੇਹੜੌ ਬਈ £ ਸੁਣਿਆ ਨੀ £ ਖੜ੍ਹਾ ਹੋ ਕੈ ਗੱਲ ਕਰ ।” 

ਦੂਜੇ ਹੀ ਪਲ ਚੰਨੇ ਨੇ ਉਹਨੂੰ ਧਾਹ ਗਲਵਕੜ) ਪਾ ਲਈ । ਤਾਰੇ ਨੇ ਚੰਨੇ ਵਲ ਜ਼ਰਾ ਗਹੁ 
ਨਾਲ ਤਕਿਆ -ਨਾ ਕੇਸ ਨਾ ਦਾਹੜੀ-ਸ੍ਰਟ ਬੂਟ ! ਉਹਨੇ ਚੰਨੇ ਨੂੰ ਹੋਰ ਘੁੱਟ ਲਿਆ--''ਯਾਰ 
ਚੰਨਿਆਂ, ਤੁੰ ਤਾਂ ਪੂਤਾ ਅੰਗਰੇਜ਼ ਬਣ ਗਿਐ !` 

__ ਆ ਘੜੀ ਬੈਠੀਏ । ਦੋ ਤਿੰਨ ਕਿਆਰਿਆਂ ਨੂੰ “ਕੱਠਾ ਈ ਪਾਣੀ ਛੱਡ ਦੇ ।” ਚੰਨੇ ਨੇ 
ਵੱਡੇ ਖਾਲ ਦੀ ਵੱਟ 'ਤੇ ਬੈਠਦਿਆਂ ਆਖਿਆ । 

ਤਾਰੇ ਨੇ ਛੇਤੀ ਨਾਲ ਆਪਣੀ ਖੋਸੀ ਲਾਹੀ ਤੇ ਉਹਦੇ ਹੇਠਾਂ ਵਿਛਾਉਣ ਲੱਗ ਪਿਆ--''ਲੈ 
ਐਹਤੇ ਬੈਠ । ਤੇਰੇ ਲੀੜੇ ਮੈਲੇ ਹੋ ਜਾਣਗੇ । ` 

ਚੌਨੇ ਨੇ ਓਵਰਕੋਟ ਦੀ ਜੇਬ `ਚੋਂ ਅਧੀਆ ਤੇ ਗਲਾਸੀ ਕੱਢ ਇਕ ਹਾੜਾ ਤਾਰੇ ਨੂੰ ਪਾਇਆ : 
“ਲੈ ਪੀ ਵਲੈਤੀ ਵਿਸਕੀ--ਜੇ ਸੁਰਗਾਂ ਦੇ ਝ ਟੇ ਨਾ ਆਗੇ ਤਾਂ ।' 

ਪੈਗ ਅੰਦਰ ਸੁੱਟ ਤਾਹਾ ਚਮਕ ਪਿਆ : “ਕੀ ਅੰਤ ਐ ! ਸਾਲੀ ਬਾਰੀਆਂ ਦੀ ਇੰਦਕੁਰ 
ਆਂਗੂੰ ਵੱਢਦੀ ਜਾਂਦੀ ਐ ।” 

“ਕੀ ਹਾਲ ਐ ਪਟੋਲੇ ਦਾ ! ਦਰਸ਼ਣ ਕਰਦਾ ਹੁੰਨੈ ਕਿ ਨਹੀਂ $'' ਚੰਨੇ ਨੇ ਵੀ ਇੰਦਕ੍ਰ 
`ਚ ਦਿਲਚਸਪੀ ਜ਼ਾਹਿਰ ਕੀਤੀ । 

ਗਲਾਸੀ `ਚੋਂ ਇਕ ਹੌਰ ਘੁੱਟ ਭਰ ਤਾਰੇ ਨੇ ਓਦਰੇ ਹੋਏ ਆਸ਼ਕ ਜੇਡਾ ਰੌਕਾ ਲਿਆ, ਤੇ 
ਚੀਸਾਂ-ਲੱਦੀ ਆਵਾਜ਼ 'ਚ ਬੋਲਿਆ : ਬਸ ਯਾਰ ਕਦੇ ਕਦੇ ਰਾਹ ਰੂਹ 'ਚ ਟੱਕਰ ਖੈੱਦੀ ਐ--ਦਾਅ 
ਜਿਹਾ ਬਚਾ ਕੇ ਵੇਖ ਲਈਦੈ-- ਏਸ ਮੁਲਕ 'ਚ ਮੇਰੇ ਸਾਲੇ ਦੀ ਗੱਲ ਕਰਨੀ ਕਿਹੜਾ ਸੌਖੀ ਐ $ 
ਲੌਕ ਆਏ ਅੱਖਾਂ ਪਾੜ ਪਾੜ ਵੇ'ਹਦੇ ਨੇ ਜਿਵੇ' ਲੂਹਲਾਂ ਲਾਹ ਲੈਣੀਆਂ ਹੁੰਦੀਆਂ 56੬ ਨਾਲੇ 
ਯਾਰ ਚੈਨਿਆਂ ! ਹੁਨ ਤਾਂ ਦਿਨ ਰਾਤ ਮਰ ਕੇ ਦੋ ਦੁਪੜਾਂ ਮਸਾਂ ਮਿਲਦੀਆਂ ਨੇ । ਏਹ ਤਾਂ ਰੱਜਿਆਂ 
ਬੰਦਿਆਂ ਦੀਆਂ ਗੱਲਾਂ ਨੂੰ !' 

“ਕਿਉਂ ਐਵੇ ਸਾਲਿਆ, ਮਰੂੰ ਮਰ ਕਰੀ ਜਾਨੈ” £ ਹੁਣ ਤਾਂ ਜੱਟ ਬਥੇਰੇ ਸੌਖੋ ਨੂੰ, 
ਤਾਰੇ ਨੂੰ ਠੀਕ ਕਰਨਾ ਚਾਹਿਆ । 

“ਤੈਨੂੰ ਕਿਵੇ ਪਤੈ ? ` ਤਾਰੇ ਦੇ ਦਾਰੂ ਦਾ ਘੁੱਟ ਸੈਘ ਚ ਫਸ ਗਿਆਂ । 

ਚੰਨੇ ਨੇ ਕੁਝ ਵਲਾਇਤੀ ਅੰਦਾਜ਼ `ਚ ਆਖਿਆ : “ਲੈ ਮੈ ਭੁਲਿਆ ਹੋਇਆਂ £ ਏਧਰੋ' ਗਏ 
ਆਪਣੇ ਲੀਡਰ ਦੱਸਦੇ ਰਹਿੰਦੇ ਨੇ ਬਈ ਆਪਣੇ ਮੁਲਕ `ਚ ਹਰਾ ਇਨਕਲਾਬ ਆ ਗਿਐ--ਤੇ.... ।” 


14 ਰ੍ ਸਿਰਜਣਾ 


ਤੈ 


ਚੌਨੇ ਨ 


ਤਾਰੇ ਨੋ ਚੰਨੇ ਦੀ ਗੱਲ ਵਿਚਕਾਰੋ' ਹੀ ਟੁੱਕ ਦਿੱਤੀ : 

“ਆ ਗਿਆ ਏਹਨਾਂ ਦੀ ਮਾਂ ਦਾ ਸਿਰ । ਜੈਲਦਾਰਾਂ ਤੇ ਲੰਬੜਦਾਰਾਂ ਦੇ ਦੋ ਘਰ ਛਡ ਕੇ 
ਸਾਰਾ ਪਿੰਡ ਕਰਜਈ ਐ--ਸਾਰਾ ਪਿੰਡ ! ਸਾਰਿਆਂ ਨੇ ਚਾਨਣ ਕਰਾੜ ਤੋਂ ਵਿਆਜ੍ਰ ਰੁਪਈਏ ਲਏ 
ਹੋਏ ਨੇ-- ਰੁਪਈਵੇ ਸੈਕੜੇ ਤੇ । ਐਸ ਸਾਲ ਚੌਵੀ ਸੋ ਦੀ ਕਣਕ ਵੋਚੀ ਸੀ । ਸਾਰੇ ਵਿਆਜ 'ਚ 
ਗਏ ਨੇ । ਸੱਚੀ ਗੱਲ ਕਰਦਾਂ--ਗਰੰਸ੍ਰਾਬ ਚਕ ਦਿੰਨਾ ਜੇ ਆਖੇ” ਤਾਂ ।” 

੮ 


ਲ ੯ 


ਇਹ ਮਾਣ ਸਾਡੇ ਦੇਸ਼ ਨੂੰ ਵੀ ਪ੍ਰਾਪਤ ਹੈ ਕਿ ਏਥੇ ਗ਼ਰੀਬ ਆਦਮੀ ਨੂੰ ਸੱਚੀ ਗੱਲ ਨੂੰ ਸੱਚੀ 
ਸਾਬਤ ਕਰਨ ਲਈ ਵੀ ਗਰੰਥ ਸਾਹਿਬ ਦੀ ਮੁਹਰ ਲਾਣੀ ਪੈਂਦੀ ਹੈ । 
ਹਲਟ ਦਾ ਕੁੱਤਾ ਵਜਣਾ ਬੈਦ ਹੋ ਗਿਆ । 
4” ਬੋਤਾ ਹੱਕ ਆਵਾਂ । ਬਾਪੂ ਦੀ ਕਿਤੇ ਅੱਖ ਈ ਨਾ ਲੱਗ ਗੀ ਹੋਵੇ ।' 
ਚੰਨੇ ਲੋ ਚੁਫੇਰੇ ਨਜ਼ਰ ਮਾਰੀ । ਟੌਕਰੇ ਜੇਡਾ ਚੌਨ ਅਸਮਾਨ ਦੀ ਛੁੱਤ ਨਾਲ ਲਟਕ ਰਿਹਾ 
` )-ਸਾਰੀ ਬਨਸਪਤੀ ਚਾਨਣੀ ਡੀਕ ਡੀਕ ਉੱ'ਘ ਰਹੀ ਸੀ । ਚੰਨੇ ਨੂੰ ਲੋਰ ਜਿਹਾ ਆ ਗਿਆ । 
_! ਮੁੜਕੇ ਤਾਰੇ ਨੂੰ ਕਹਿਣ ਲਗਿਆਂ : 
£ “ਤਾਰਿਆ, ਮੁਲਕ ਆਪਣਾ, ਯਾਰ, ਸ਼ਰਗ ਐ। ਦੇਖ ਚੈਨ ਕੇਡਾ ਸੋਹਣੈ--ਜੀ ਕਰਦੈ 
ਏਹਦੇ ਗੱਲ `ਚ ਬਾਂਹਾਂ ਪਾ ਦਿਆਂ ।' 
“ਚਲ ਛੱਡ, ਯਾਰ ! ਚੰਦ ਸਾਲੇ ਦੀ ਦਾਲ ਧਰਨੀ ਐ £ ਤੂੰ ਕੋਈ ਵਲੈਤ ਦੀ ਗੱਲ ਸੁਣਾ ।” 
ਚੰਨੇ ਨੇ ਕੁਦਰਤ ਦੇ ਖੇੜੇ ਵਲੋ ਨਜ਼ਰ ਭੁਆ ਆਪਣੇਂ ਸਾਹਵੇ' ਬੈਠੇ ਤਾਰੇ ਤੇ ਮਾਰੀ । ਉਹਦੇ 
__ ਜਾਹਵੇ' ਤਾਰਾ ਨਹੀਂ' ਇਕ ਸੋਚਾਂ ਦਾ ਖਾਧਾ ਸਿਰ ਸੀ--ਖੱਦਰ ਦੇ ਮੈਲੇ ਪਰਨੇ “ਚ ਲਪੇਟਿਆ 
ਹੋਇਆ । ਵਕਤੋਂ` ਪਹਿਲਾਂ ਬੁੱਢਾ ਹੋਇਆ ਮ੍ਰੈਹ । ਤੋਂ ਅਣਪ੍ਰਨੀਆਂ ਲੌੜਾਂ ਦਾ ਝੰਬਿਆ ਹੋਇਆ, 
ਮੈਲੀ ਖੇਸੀ `ਚ ਲਿਪਟਿਆ ਹੋਇਆ ਸਹੀਰ ! 
ਤੇ ਚੰਨਾ ਪਸੀਜ ਗਿਆ । ਬਚਪਨ ਦਾ ਮੋਹ ਵਡਿਆਂ ਹੋ ਭਾਵੇ ਕਿੰਨਾ ਵੀ ਟਾਸੋਹੀਣਾ 
ਕਿਉਂ ਨਾ ਜਾਪੇ- ਉਹਦੀ ਕੀਮਤ ਹਮੋਸ਼ਾਂ ਹੀ ਬਹੁਤ ਵੱਡੀ ਪੈਦੀ ਹੈ । ਚੰਨੇ ਨੇ ਤਾਰੇ ਦਾ ਹੱਥ 
ਫੜ ਘੁਟਿਆ ਤੇ ਡਾਢੇ ਮੋਹ ਨਾਲ ਆਖਣ ਲਗਿਆ : “ਤਾਰਿਆ, ਮੇਰੇ ਨਾਲ ਵਲੌਤ ਚੱਲ ।” 
ਹੁਣ ਕਣੀਆਂ ਵੀ ਥੈਮ੍ਰ ਗਈਆਂ ਸਨ । ਤਾਰੇ ਨੇ ਪਰਦਾ ਹਟਾ ਬਾਹਰ ਵੇਖਿਆ । ਪੀਲੀਆਂ 
ਬੱਤੀਆਂ ਦੀ ਰੌਸ਼ਨੀ ਕੁਝ ਤੇਜ਼ ਹੋ ਗਈ ਜਾਪਦੀ ਸੀ । ਪੱਥਰ ਬਣੀ ਬਰਫ਼ ਖੁਰ ਗਈ ਸੀ । ਸੜਕ 
ਤੇ ਛਿੱਦਾ ਛਿੱਦਾ ਖਲੋਤਾ ਪਾਣੀ ਦਾਲ 'ਚ ਤਰਦੇ ਘਿਓ ਵਾਂਗ ਲੱਗ ਰਿਹਾ ਸੀ । 
ਉਹਨੇ ਟਾਈਮ ਵੇਖਣ ਦਈ ਬੈੱਡ ਸੁਇੱਚ ਨਪਿਆ । ਪੌਣੇ ਬਾਰਾਂ ਵੱਜ ਰਹੇ ਸਨ । 
ਬੱਤੀ ਬੁਝਾਉਣ ਲਗਿਆਂ ਉਹਦੀ ਨਜ਼ਰ ਆਪਣੇ ਆਪ ਮੇਜ਼ ਤੇ ਪਏ ਲਿਫ਼ਾਫ਼ੇ ਵਲ ਖਿਚੀ 
ਗਈ । 
ਉਹ ਉੱਠ ਖਲੌਤਾ । ਇਕ ਛਿਣ ਰੁਕਿਆ । ਫਿਰ ਤੁਰ ਪਿਆ । ਲਿਫ਼ਾਫ਼ੇ ਵੱਲ ਹੱਥ 
` ਵਧਾਉਣ ਤੋ ਪਹਿਲਾਂ ਬਾਰੀ ਦੇ ਪਰਦਿਆਂ ਵਲ ਤੱਕਿਆ । ਬੈਦ ਸਨ । ਬੂਹੇ ਵਲ ਤਕਿਆ । 
` ਬੈਦ ਸੀ । ਲਿਫ਼ਾਫ਼ਾ ਚੁੱਕ ਬੈੱਡ `ਤੇ ਆ ਬੈਠਾ । 
......ਪੰਦਜਾਂ ਪੌੱਡ ਤੇ ਤਿੰਨ ਸ਼ਲਿੰਗ ! ਤੀਹਾਂ ਦੇ ਭਾ ਸਾਢੇ ਚਾਰ ਸੌ ਐ ਇਕ ਬੀਕ ਦਾ । 
ਕੀ ਹੁੰਦੈ ਸਾਲਾ ਬੀਕ ? ਬਹਿੰਦਾ ਈ ਆ ਜਾਂਦੈ । ਬੱਛੇ ਆਲੀ ਗਊ ਆਉਦੀ ਐ ਇਕੋ ਬੀਕ 


ਸਿਰਜਣਾ ॥% 


(ਕਟਾ ੧ 


ਦੀ । ਮਹੀਨੇ ਦਾ ਸੌਲਾਂ ਸੌ ਹੋ ਗਿਆਂ । ਇਕ ਬਿੱਘਾ ਜ਼ਮੀਨ ਆ ਜ੍ਰ੍ਗੀ । ਸਾਲ ਦੀ ਬਾਰਾਂ ਬਿੱਘੇ । 
ਖ੍ਰਹ ਤੇ ਪੰਜਾਹ ਤਾਂ ਪਹਿਲਾਂ ਈ ਹੈ ਗੀ--ਹੋਰ ਚੌਂਹ ਸਾਲਾਂ ਨੂੰ ਸੌ ਬਿੱਘੇ ਦਾ ਕੱਠਾ ਟੱਕ--ਚੌਰਸ 
ਦਾ ਚੌਰਸ ! 
ਤਾਰੇ ਦੀਆਂ ਅੱਖਾਂ ਸਾਹਵੇ” ਸੌ ਬਿੱਘੇ ਦਾ ਇਕੱਠਾ ਮ੍ਰੱਬਾ ਖ੍ਰਹ ਦੀਆਂ ਟਿੰਡਾਂ ਵਾਂਗ ਘੁੰਮਣ 
ਲਗਿਆ । ਸੌਨ-ਰੌੰਗੀ ਕਣਕ ਦੇ ਬੋਹਲ ! ਚਿੱਟੇ-ਦੁੱਧ ਨਰਮੇ ਦੀਆਂ ਟਰਾਲੀਆਂ ! ਬੱਚੇ ਦੀਆਂ 
ਗੱਲ੍ਹਾਂ ਵਰਗੇ ਕਰਲੇ ਬਰਸਣ ਦੇ ਵੱਡੇ ਕਿਆਰੇ ! ਰ 
ਤਾਰਾ ਉਠਿਆ । ਲਿਫ਼ਾਫ਼ਾ ਮੋਜ਼ 'ਤੇ ਰੱਖ ਬੂਹਾ ਖੋਲ੍ਹ ਬਾਹਰ ਨਿਕਲਿਆ । ਕੈਰੀਡੋਰ `ਚ 
ਜ਼ਰਾ ਕੁ ਰੁਕਿਆ । ਫਿਰ ਨਾਲ ਵਾਲਾ ਕਮਰਾ ਖੋਲ੍ਹ, ਬੱਤੀ ਜਗਾਈ ਤੋ ਇਧਰ ਉਧਰ ਵੇਖਿਆ । 
ਡੌਰ ਭੌਰ ਹੋਈ ਬਚਨੀ ਨੇ ਬੈੱਡ 'ਤੇ ਬੋਠਦਿਆਂ ਬੱਸ ਇੰਨਾ ਹੀ ਆਖਿਆ : ਤ.ਜੀ.:..੨੭ 
ਅਗਲੇ ਛਿਣ ਤਾਰਾ ਉਹਦੀ ਬਾਂਹ ਖਿਚ ਰਿਹਾ ਸੀ : ਨ 
“ਬਚਨ ਕਰੇ ! ਚਲ ਉੱਠ ! ਤੈਨੂੰ ਨੀ ਪਤਾ ਏਸ ਮੁਲਕ `ਚ ਤੀਮੀ ਆਦਮੀ ਅੱਡ ਅੱਡ 


ਕਮਰਿਆਂ `ਚ ਨੀ ਸੌਂਦੇ ਹੰਦੇ ( 


ਰੇ 


14, ਬਾਰਨਬਰੀ ਡਰਾਈਵ, ਬਰੈਡਫ਼ੌਰਡ-$ੈ (ਯੂ. ਕੇ.) 


ਦੇਸੋ' ਬਾਹਰਲੇ ਪ੍ਰਮੁਖ ਪੈਜਾਬੀ ਕਹਾਣੀਕਾਰ 

ਰਘੁਬੀਰ ਢੌਡ 

ਵਲੋਂ 'ਬੋਲੀ ਧਰਤੀ' ਤੋ" ਪਿਛੋ ( 
ਪੈਜਾਬੀ ਸਾਹਿਤ ਨੂੰ ਦੂਸਰੀ ਭੇਂਟ / 
ਉਸ ਪਾਰ (ਕਹਾਣੀ ਸਗ੍ਰਹਿ) 


ਪਕਾਸ਼ਕ : ਨਵਯੁਗ ਪਬਲਿਸ਼ਰਜ਼, ਚਾਂਦਨੀ ਚੌਕ , ਦਿੱਲੀ 


੬ 


16 ਸਿਰਜਣਾ 


ਹਿੰਸਕ ਵਾਰਦਾਤ (ਅਤਰਜੀਤ 


ਦਸ ਦਿਨਾਂ ਦੇ ਰੋਣ-ਪਿੱਟਣ ਅਤੇ ਹਾ-ਕਲਾਪ ਮਗਰੋਂ ਸਾਰੇ ਪਿੰਡ ਦੇ ਮਹੌਲ ਵਿਚ ਸੌਗੀ ਚੁੱਪ 
ਤੇ ਬੀਮਾਰ ਜੇਹੀ ਸ਼ਾਂਤੀ ਪਸਰ ਗਈ) ਸੀ । ਪਿੰਡ ਦੀ ਹਵਾ ਨੇ ਹੁਣ ਤੱਕ ਬੜ`ਕੂਝ ਹੁੰਦਾ ਤਕਿਆ 
ਅਤੇ ਹੰਢਾਇਆ ਸੀ । ਜੋ ਕੁਝ ਵੀ ਵਾਪਰਿਆ ਸੀ--ਉਹ ਬੇਹੱਦ ਭਿਆਨਕ ਸੀ । ਇਸ ਭਿਆਨਕਤਾ 
ਦੇ ਨਿਸ਼ਾਨ ਲੌਕਾਂ ਦੇ ਥੱਕੇ ਤੇ ਉਦਾਸ ਚਿਹਰਿਆਂ ਉਤੇ ਭਿਣਭਿਣਾ ਰਹੇ ਸਨ । ਜੋ ਕੁਝ ਹੋਇਆ 
ਸੀ ਉਹ 'ਕੱਲੇਂ ਗੱਜਣ ਤੇ ਉਸ ਦੇ ਪਰਿਵਾਰ ਨਾਲ ਹੀ ਨਹੀ' ਸਗੋ ਸਾਰੇ ਪਿੰਡ ਨਾਲ ਹੋਇਆ ਸੀ । 

“ਕਹਿੰਦੇ ਐਂ ਬਈ ਭਾਖੜਾ ਦੇ ਕਿਨਾਰੇ ਤੇ ਖੜ੍ਹਾ ਕੇ ਗੋਲੀ ਮਾਰ ਦਿੱਤੀ । ਆਸੇ ਪਾਸੇ 
ਇਸ ਕਿਸਮ ਦੀਆਂ ਹਵਾਈਆਂ ਉਡ ਰਹੀਆਂ ਸਨ । ਲੋਕ ਕਹਿੰਦੇ ਸਨ ਵਿਚੋਂ ਹੀ ਕਿਸੇ ਇਮਾਨਦਾਰ 
ਸਿਪਾਹੀ ਨੇ ਇਹ ਭੇਂਤ ਖੋਲ੍ਹਿਆ ਸੀ--ਨਹੀਂ' ਤਾਂ ਹੋਰ ਵੀ ਕਿੰਨੇ ਮੁੰਡੇ ਪੁਲਸ ਨੇ ਸੁੱਤੇ ਪਏ ਘਰਾਂ 
`ਚੋਂ ਚੁਕੇ ਸਨ ਜਿਨ੍ਹਾਂ ਦਾ ਅੱਜ ਤੱਕ ਮੁਸ਼ਕ ਨਹੀਂ ਸੀ ਨਿਕਲਿਆ । ਗੱਜਣ ਦਾ ਵੱਤੇ ਤੋਂ ਛੋਟਾ ਵੀ 
ਗੁੰਮ ਸੀ ! ਵੱਡਾ ਦਰਬਾਰਾ ਤਾਂ ਨੌਕਰੀ ਨੂੰ ਲੱਤ ਮਾਰ ਕੇ ਹੀ ਪਾਰਟੀ ਵਿਚ ਰਲ ਗਿਆ ਸੀ ਪਰ 
ਛੋਟੇ ਨੂੰ ਕਹਿੰਦੇ ਨੇ ਨਿਰੀ ਗਉ_ਸੀ । ਮਜਾਲ ਕੀ ਸਾਹ ਕੱਢ ਜਾਏ । ਸਾਰੇ ਪਿੰਡ ਦੇ ਮੁੰਡਿਆਂ ਤੌ” 
ਸੀਲ । ਪਰ ਉਹਨਾਂ ਨੇ ਉਸਨੂੰ ਵੀ ਨਾ ਛੱਤਿਆ । ਉਹ ਤਾਂ ਸਰਦਾਰੇ ਨੂੰ ਵੀ ਉਦੋਂ ਠੀਕ ਨਹੀਂ 
ਸੀ ਸਮਝਦਾ ਹੈਦਾ । 

ਤੁਸੀਂ ਕਿਧਰੋ` ਲਿਆ ਦਿਓ'ਗੇ ਇਨਕਲਾਬ । ਘਰ ਦਾ ਕੌਮ ਕਰੋ ਤਾਂ...-.. ਆਹ ਚੰਗਾ 
ਭਲਾ ਨੌਕਰੀ 'ਤੇ ਲੱਗਿਐ...... ਪਹਿਲਾਂ ਘਰ ਨੂੰ ਸਤ ਕਰ ਲੋ...... ਆਪ ਸੌਖੇ ਜੱਗ ਸੌਖਾ... । 
ਉਸ ਦੀ ਇਹੋ ਫਿਲਾਸਫ਼ੀ ਸੀ । ਇਸੇ ਕਰ ਕੇ ਉਹ ਮਨ ਮਾਰ ਕੇ ਕੌਮ ਕਰਦਾ । ਪੰਜ ਪੰਜ ਰਾਤਾਂ 
ਲਗਾਤਾਰ ਜਾਗ ਕੇ ਉਹ ਕੰਮ ਕਰ ਸਕਦਾ ਸੀ । ਕਈ ਵਾਰ ਉਸ ਨੇ ਤਿੰਨ ਤਿੰਨ ਰਾਤਾਂ ਘਲਾੜੀ 
ਉਤੇ ਬਿਤਾਈਆਂ ਸਨ । ਮੌਜ ਨਾਲ ਗੈਨਿਆਂ ਦਾ ਪੂਲਾ ਗੱਡੇ 'ਤੇ ਵਗਾਹ ਦਿੰਦਾ--ਘਲਾੜੀ ਮੂਹਰੇ 
ਸੁੱਟਦਾ ਥੱਕਦਾ ਨਾ । ਗੰਨੇ ਲਾਉਂਦਿਆਂ, ਝੌਕਾ ਲਾਉ'ਦਿਆਂ ਤਾਂ ਨੀਂਦ ਉਸ ਦੇ ਨੇੜੇ ਨਾ ਫਟਕਦੀ । 
ਦੋ ਦੋ ਰਾਤਾਂ ਪਾਣੀ ਲਾਉੱ'ਦਾ ਰਹਿੰਦਾ । ਕੀ ਮਜਾਲ ਕਿਸੇ ਖੁੱਡ 'ਚੋਂ` ਚੂਲੀ ਪਾਣੀ ਐਵੇ ਜਾਣ ਦੇ 
ਦੇਵੇ । ਕੰਮ ਦਾ ਬੇਹੱਦ ਸਚਿਆਰਾ । 

“ਵੱਡਾ ਤਾਂ ਰੋਹੀਆਂ ਦੇ ਰੁੱਖਾਂ ਨਾਲ ਰਲ ਗਿਆ ਵੇਂ ਤੂੰ ਵੀ ਨੌਰ੍ਹ ਪਾ ਗਿਆ ਘਰ `ਚ ।” 
ਸਰਦਾਰੇ ਦੀ ਮਾਂ ਵਿਰਲਾਪ ਕਰਦੀ ਫਿਰਦੀ ਸੀ । ਕਿਸ਼ਨੌ ਦੇ ਕੀਰਨੇ ਤੇ ਗੱਜਣ ਦੀਆਂ ਕੰਧਾਂ ਵਿਚ 
ਵੱਜਦੀਆਂ ਟੱਕਰਾਂ ਪਿੰਡਾਂ ਦੀ ਹਵਾ ਨੂੰ ਛੇਕਦੀਆਂ ਜਾਂਦੀਆਂ ਸਨ । ਟਸਕਦੇ ਹੱਡਾਂ ਨਾਲ ਵੀ ਪਿੰਡ 
ਦੀ ਹਾਇ ਨਹੀ ਸੀ ਨਿਕਲਦੀ ਦਿਸਦੀ । 

ਪਿੰਡ ਦੇ ਕਿੰਨੇ ਲੋਕ ਸਨ ਜਿਨ੍ਹਾਂ ਨੇ ਹਾ ਦਾ ਨਾਹਰਾ ਮਾਰਨ ਲਈ ਗੱਜਣ ਦੇ ਪੈਰ ਨਾਂ 
ਪਾਇਆ । ਕੱਲ੍ਹ ਨੂੰ ਕਿਸੇ ਦੇ ਘਰ ਖਾਕੀ ਵਰਦੀਆਂ ਦੀ ਬ੍ਰ੍‌ ਘੁਸ ਸਕਦੀ ਸੀ ਤੇਂ ਫਿਰ ਉਸ ਦੇ ਘਰ 


ਸਿਰਜਣਾ 17 


ਹਾ ਦਾ ਨਾਹਰਾ ਮਾਰਨ ਆਇਆਂ ਦੇ । ਲੋਕਾਂ ਨੇ ਭਰਤਪੁਰ ਪਿੰਡ ਵਿਚ ਕਿੰਨੇ ਕਾਲੇ ਕਾਰੇ ਵੇਖੇ 
ਸਨ । ਉਹਨਾਂ ਨੂੰ ਦੁਹਰਾਉਦਿਆਂ ਵੀ ਜਬਾਨ ਨੂੰ ਪਸੀਨਾ ਆ ਜਾਂਦਾ ਸੀ । ਦਰਬਾਰੇ ਦੀ ਘਰ 
ਵਾਲੀ ਨੂੰ ਸੱਥ ਵਿਚ ਨੰਗਾ ਕਰ ਕੇ ਕੀ ਕੀ ਕੀਤਾ ਸੀ ਉਨ੍ਹਾਂ-.-... ਤੇ ਉਸ ਦੇ ਨੰਗੇ ਪਿੰਡੇ ਉਤੇ 
ਧਸ _ਧਸ ਜਾਂਦੀਆਂ ਬੈੱਤਾਂ ਦੇ ਨੀਲਾਂ ਵਿਚਕਾਰ ਕਿੰਨੀਆਂ ਧੌਲੀਆਂ ਦਾੜ੍ਹੀਆਂ ਛੁਪ ਗਈਆਂ 
`ਜਨ...... ਕਿੰਨੀਆਂ ਅਣਖਾਂ ਹਵਾ ਵਿਚ ਪੁੱਠੀਆਂ ਲਟਕ ਗਈਆਂ ਸਨ । ਪਿੰਡ ਦੇ ਪਿਨਸ਼ਨੀਏਂ 
ਸੂਬੇਦਾਰ ਦੀਆਂ ਗ੍ੁਸਤਾਖ ਖਚਰੀਆਂ ਨਜ਼ਰਾਂ ਹੀ ਦਿਲਚਸਪੀ ਵਿਖਾ ਰਹੀਆਂ ਸਨ--ਮਸਖਰੀ ਚੁੱਪ 
ਹਾਸੀ ਹਸਦੀਆਂ । ਜੌ ਵੀ ਪੁਲਸ ਵਾਲਿਆਂ ਦੇ ਹੱਥ ਲੱਗਾ ਪਹਿਲਾਂ ਮੂਧਾ ਪਾਇਆ ਗਿਆ...... ਤੇ 
ਹੁਣ ਤਕ ਕੋਈ ਪੰਜਾਹ ਦੇ ਕਰੀਬ ਬੁਢਿਆਂ, ਬੱਚਿਆਂ, ਜੁਆਨਾਂ ਤੇ ਤੀਵੀਆਂ ਦੀ ਬੇਅਦਬੀ ਕੀਤੀ 
ਜਾ ਚੁਕੀ ਸੀ । 

ਜ਼ੈਲਦਾਰ ਦੋ ਪੈਰਾਂ ਵਿਚ ਕਿਸ਼ਨੌ ਦੀ ਚੰਨੀ ਤੇ ਗੱਜਣ ਦੀ ਪੱਗ ਰੁਲ ਗਈਆਂ ਸਨ । ਉਨ੍ਹਾਂ 
ਦੀ ਆਬਰੁ ਨੂੰ ਦੁਰਗਤੀ ਤੋ' ਜ਼ੈਲਦਾਰ -। ਬਚਾ ਸਕਦਾ ਸੀ। 

“ਕੋਈ ਹੀਲਾ ਵਰਤ ਕੇ ਸਰਦਾਰੇ ਨੂੰ ਪੇਸ਼ ਕਰਾ ਦਿਓ--ਮੁਡੋਂ ਦਾ ਆਪਾਂ ਵਾਲ ਨੀ ਵਿੰਗਾ 
ਰੋਣ ਚਿੰਦੇ...... ਬੱਸ ਤੁਸੀਂ ਇਹ ਕਰੋ...... ।” ਸੂਬੇਦਾਰ ਦੀ “ਚਾਲੀ ਸੋਰੀ` ਗੱਲ ਦਾ ਗੱਜਣ 
ਕੀ ਕਰਦਾ $ ਉਹ ਸਰਦਾਰੇ ਨੂੰ ਹਰਾ ਕਿਥੋਂ ਕਰਦਾ $ 

“ਸਹੁਰੇ ਦਿਆ ਸਹੁਰਿਆ ਕਿਥੋ' ਤੈਨੂੰ ਰੱਬ ਨੇ ਪੁਠੀਆਂ ਭਮਾਲੀਆਂ ਦੇਤੀਆਂ । ਨਾਲੋਂ ਆਪ 


ਮਰੂ ਨਾਲੇ ਸਾਨੂੰ ਮਰਵਾਉ.....-' ਗੱਜਣ ਦੇ ਅੰਦਰੋਂ ਹੂਕ ਉਠਦੀ... ... ''ਅੱਛਾਂ ਰੱਬਾ ਤਰ ਇਹ 
ਬਵਲੋਂ ਲੈਣੇ ਸੀ ..... ਪਰ ਉਹ ਕੋਈ ਚੋਰਾਂ ਡਾਕੂਆਂ ਨਾਲ ਤਾਂ ਨੀ ਗਿਆ (ਉਸਦਾ ਆਪਾ ਹੀ 
ਚੌਗੀ 'ਗਵਾਹੀ ਦਿੰਦਾ । 


ਕੁੱਟ ਦਾ ਭੰਨਿਆ ਦਰਬਾਰਾ ਬੇਸੁੱਧ ਪਿਆ ਸੀ । ਤਕਰੀਬਨ ਅਧੇ ਘੰਟੇ ਤੋਂ ਜਦੋਂ ਥਾਣੇਦਾਰ 
ਨੇ ਆਖਰੀ ਠੁੱਡਾ ਉਸਦੀ ਲ੍ੜ੍ਹਕੀ ਹੋਈ ਧੌਣ ਵਿਚ ਮਾਰਿਆ ਸੀ--ਉਹ ਮੁੜ ਨਹੀ ਸੀ ਬੋਲਿਆਂ । 
ਹਮਦਰਦਾਂ ਦੀਆਂ ਨਿਗਾਹਾਂ ਇਕ ਦੂਜੀ ਵਿਚ ਉਲਝਕੇ ਅਬ੍‌ਝ ਪ੍ਰਸ਼ਨ ਬਣੇ ਗਈਆਂ ਲਗਦੀਆਂ । 
ਇਹ ਸੁਆਲ ਕੌਣ ਪੜ੍ਹਦਾ--ਹਰ `ਕੌਈ ਆਪਣੇ ਆਪ ਵਿਚ ਸਵਾਲ ਬਣਿਆ ਬੈਠਾ ਸੀ । “ਦੁੱਧ 
ਘਿਓ ?” ਸ਼ਾਇਦ ਹਰ ਸੁਆਲ ਦਾ ਇਕੋ ਉੱਤਰ ਸਾਰੇ ਮੱਥਿਆਂ `ਤੇ ਝਰੀਟਿਆ ਹੋਇਆ ਸੀ । 
ਲਿਆਉਂਦਾ ਕੌਣ !--ਕਿਉਂਕਿ ਉਸ ਦੇ ਸੁਆਲ ਦਾ ਜਵਾਬ ਦੇਣ ਲਈ ਕੋਈ ਹੋਰ ਚਾਹੀਦਾ ਸੀ 
ਤੇ ਫਿਰ ਇਹ ਲੜੀ ਪਤਾ ਨਹੀਂ ਰੋਰ ਕਿੰਨੀ ਲੰਮੀ ਬਣਨੀ ਸੀ । ਬਗਾਵਤ ਦਾ ਧੂੰਆਂ ਉਠਦਾ ਪਰ 
ਹਵਾਂ ਦੇ ਤਿੱਖੇ ਬੁੱਲੇ ਨਾਲ ਹੀ ਜਿਵੇ ਧਰਤੀ ਵਿਚ ਦਮ ਤੌੜ ਜਾਂਦਾ । ਅਣਖ ਦੀ ਕੋਈ ਲਹਿਰ 
ਉਠਦੀ ਪਹ ਉਠਦੀ ਹੀ ਡੁੱਬ ਜਾਂਦੀ । ਝਾਕ ਰਹੀਆਂ ਨਜ਼ਰਾਂ ਬੇਜਾਨ ਹੋ ਰਹੀਆਂ ਸਨ । 

ਦਰਬਾਰੇ ਨੂੰ ਜੀਪ ਵਿਚ ਲੱਦ ਕੇ ਕਿਧਰੇ ਲੈ ਗਏ । ਸੂਬੇਦਾਰ ਨੇ ਛੱਡ ਜਾਣ ਲਈ ਰਸਮੀ 
ਤੌਰ ਤੇ ਕਿਹਾ--ਸਿਰਫ਼ ਮਹ ਰਖਣ ਲਈ ਪਰ ਉਹ ਇਉਂ” ਕਿਵੇਂ ਛੱਡ ਜਾਂਦੇ ? ਉਸਦਾ ਕਿਸੇ 
ਹਸਪਤਾਲ ਵਿਚ ਇਲਾਜ ਕਰਵਾਇਆ ਜਾਣਾ ਸੀ--ਭਾਵੇ” ਇਹ ਹਸਪਤਾਲ ਇਸ ਧਰਤੀ ਉਤੇ 
ਹਾਲ ਤਕ ਨਹੀ ਸੀ ਉਸਰਿਆ । 

“ਚਲੋ ਜਾਣ ਦਿਓ ਸਰਦਾਰ ਸਾਹਿਬ....-. ਉਹ ਆਪੈ ਕਿਸੇ ਦਿਨ...-.- ਇਹਨੂੰ ਛੱਡ 
ਜਾਓ...ਆਖ ਵੇਖ ਕੇ ਪੇਸ਼ ਕਰਵਾ ਦਿਆਂਗੇ...... ਆਂਪੈ,,੫੧੦੪ !” ਆਖਰੀ ਵਾਰ ਵੀ 


-18 ਪਸਿਰਜੱਣਾ 


ਸਬੇਦਾਰ ਨੇ ਜਿਵੇਂ ਆਪਣਾ ਤਾਣ ਲਾਇਆ ਰੋਵੇ । ਪਰ ਉਹ ਉਸ ਨੂੰ ਲੈ ਗਏ । ਥਾਣੇਦਾਰ ਦੀ 
ਝਾਕਣੀ, ਉਸ ਦੇ ਮੱਥੇ 'ਤੇ ਉਭਰੀਆਂ ਤਿਉੜੀਆਂ, ਹੱਥ ਵਿਚ ਘੁੰਮਦੀ ਘੁਮੰਡੀ ਬੈੱਤ ਤੇ ਹਰ 
ਹਰਕਤ ਸੂਬੇਦਾਰ ਦੇ ਪਾਏ ਸੁਆਲ ਦਾ ਜਵਾਬ ਦੇ ਗਈਆਂ ਸਨ...... ਤੋਂ ਇਕ ਮੁਰਦਾ ਸ਼ਾਂਤੀ 
ਪਿੰਡ ਦੇ ਕੰਧਾਂ ਕੌਲਿਆਂ ਨਾਲ ਚਿਪਕ ਕੇ ਦੜ ਗਈ ਸੀ । 

“ਲੈ ਬਈ ਦੇਖ ਲੌ ਸਾਰੇ ਪਿੰਡ ਦੀ ਘੱਟੇ ਰੋਲਤੀ ।” 

“ਕਾਹਦਾ ਹੱਜ ਐ ਭਰਾਵੋ ਜੀਣ ਦਾ...... ਐਦੂੰ ਤਾਂ ਬੌਦਾ ਮੁਕ ਈ ਜਾਵੇ ।” 

“ਭਾਈ ਜਿਹਦਾ ਰਾਜ ਉਹਦਾ ਤੇਜ...... ਸਰਕਾਰ ਜੋ ਮਰਜੀ ਐ ਕਰੇ ।” 

“ਇਹ ਤਾਂ ਜਮਾ ਈ ਧੱਕ ਭਾਈ...... ਐਂ ਤਾਂ ਫਰੈਗੀ ਦੇ ਰਾਜ 'ਚ ਵੀ ਨੀ ਹੋਇਆ !” 
ਲੋਕ ਖੇਤ-ਬੰਨੇ ਜਾਂ ਰਾਹ-ਖਹਿੜੇ ਜਾਂਦੇ ਅੱਗਾ-ਪਿਛਾ ਤਕਾ ਕੇ ਗੱਲ ਤੋਰ ਲੈਦੇ । 

< ਗੱਜਣ ਦਾ ਉਸ ਦਿਨ ਤੋਂ ਘਰ ਵਿਚ ਪੈਰ ਨਹੀਂ ਸੀ ਲੱਗਿਆ । ਉਹ ਇਲਾਕੇ ਦੇ ਐਮ. 
ਐਲ. ਏ. ਦੇ ਪੈਰੀ' ਡਿੱਗਾ ! 

“ਅਸੀਂ ਅਸੈਬਲੀ ਵਿਚ ਸੁਆਲ ਉਠਾਵਾਂਗੇ ।` ਉਹ ਗੜ੍ਹਕਿਆ ਸੀ ਪਰ ਗੱਜਣ ਨੂੰ ਤਾਂ 

<ਉਸ ਦਾ ਛਿੰਗ ਵਰਗਾ ਪੁੱਤ ਚਾਹੀਦਾ ਸੀ ! ਉਸ ਨੂੰ ਤਾਂ ਜਵਾਬ ਚਾਹੀਦਾ ਸੀ--ਸੁਆਲ ਉਸਦੀ 
ਜ਼ਿੰਦਗੀ ਨੇ ਹੀ ਬਹੁਤ ਵੱਡਾ ਪਾ ਦਿਤਾ ਸੀ । 

“ਬੱਚੇ ਜਿਉਣਿਆ ਮੇਰੇ ਪੁੱਤ ਨੂੰ ਬਚਾ ਦੇ ।” ਗੱਜਣ ਨੇ ਉਸਦੇ ਪੈਰੀਂ ਪੱਗ ਰਖੀ ਸੀ । 
ਥਾਣੇ ਪਤਾ ਕੀਤਾ ਤਾਂ ਕੋਈ ਗੱਲ ਤਣ ਪੱਤਣ ਲਗਦੀ ਨਾ ਵੇਖ ਕੇ ਗੱਜਣ ਦੇ ਪੈਰਾਂ ਹੇਠੋਂ” ਜ਼ਮੀਨ 

= ਖਿਸਕ ਗਈ । ਉਸ ਨੂੰ ਲੱਗਦਾ ਉਹ ਕਦਮ ਧਰਤੀ ਤੇ ਰਖਦਾ ਪਰ ਧਰਤੀ ਗੋਂੜਾ ਖਾਂ ਕੇ ਹੇਠੋਂ 
ਨਿਕਲ ਜਾਂਦੀ । 

“ਬੱਸ ਜੀ ਬੀਤ ਗਿਆ ਭਾਣਾ ਜੋ ਬੀਤਣਾ ਸੀ । ਉਸ ਦੀ ਭੁੱਬ ਨਿਕਲ ਜਾਂਦੀ । ਦੋ ਤਿੰਨ 
ਪਿੰਡਾਂ ਦੀਆਂ ਪੰਚਾਇਤਾਂ ਐਸ. ਪੀ. ਤੇ ਡੀ. ਸੀ. ਨੂੰ ਮਿਲੀਆਂ । ਦੇਸ਼ ਦੇ ਲੀਡਰਾਂ ਨੂੰ ਟੈਲੀਫੌਨ 
ਕੀਤੇ ਗਏ । ਦਰ ਖ ਨਿਵਾਰਨ ਕਮੇਟੀਆਂ ਦੇ ਬੂਹੇ ਖੜਕਾਏ । 

“ਪੁਲਸ ਦੇ ਕਬਜ਼ੇ ਵਿਚ ਸਰਦਾਰੇ ਨਾਂ ਦਾ ਕੋਈ ਬੈਦਾ ਨਹੀਂ /” ਹਰ ਥਾਂ ਤੋਂ ਇਕੋ 

- ਜਵਾਬ ਮਿਲਿਆ । ਹੰਭ ਦਾਰ ਕੇ ਬੁਢਾ ਬਾਪ ਢੇਰੀ ਢਾਹ ਬੈਠਾ । ਮੁਖ ਮੰਤਰੀ ਦੇ ਪ੍ਰਾਈਵੇਟ 
, ਸਕੱਤਰ ਵਲੋਂ ਵੀ ਉਨ੍ਹਾਂ ਦੀ ਤਾਰ ਦਾ ਜਵਾਬ ਆ ਗਿਆਂ : ਪੁਲਸ ਅਧਿਕਾਰੀਆਂ ਤੋਂ ਪੁਛ 
॥ ਪੜਤਾਲ ਕੀਤੀ ਜਾ ਰਹੀ ਹੈ ।” 

ਕੋਈ ਨੀ ਸੁਣਦਾ ਵੇ ਡਾਢਿਆ...... ਜੋ ਕਿਤੇ ਹੈਗਾਂ ਤਾਂ ਬਹੁੜ ਦੋਜਕੀਆ...... ਕਿਉਂ” 
ਬਦਲੇ ਲੈਨੈ'...... ਕੀ ਮੰਦਾ ਕਰਤਾ...... ।` ਕਿਸ਼ਨੋ ਦਾ ਉਹ ਡਾਢਾ ਕਿਤੋਂ ਨਾ ਬਹੁੜਿਆ । 
ਕਾਲਜੇ ਵਿਚ ਮੁੱਕੀਆਂ ਤੁੰਨ ਤੁੰਨ ਕੇ ਵੀ ਉਸ ਨੂੰ ਕਿਤੋਂ ਧੀਰਜ ਨਹੀ ਸੀ ਮਿਲਦੀ । ਉਸ ਦੀ 
ਆਸ ਦੀ ਲਗਰ ਤਾਂ ਐਨ ਮੁੱਢ `ਚੋਂ ਹੀ ਕੱਟ ਦਿਤੀ ਗਈ ਜਿਸ ਉਤੇ ਹੁਣ ਕੋਈ ਲਗਰ ਮੁੜ ਕੇ 

੨ ਨੰਹੀਂ` ਸੀ ਫੁਟਣੀ--ਉਸ ਨੂੰ ਭਰੋਸਾ ਹੋ ਗਿਆ ਸੀ । 

“ਮਚ ਗੀ ਵੇ ਪਿੰਡਾਂ...... ਤੂੰ ਕਿਉਂ ਸੁੱਤਾ ਪਿਐ ਵੇ ਪਿੰਡਾ...... ਮੇਰੇ ਪੁੱਤ ਨੇ ਕੀ 
ਜਾਇਦਾਤ ਬਣਾ ਲੀ...... ਉਹ ਤਾਂ ਆਂਹਦਾ ਹੁੰਦਾ ਸੀ ਚੈਦਰਾ ਅਸੀਂ ਲੋਕਾਂ ਦੇ ਦੁਖ ਦੂਰ ਕਰਨੇ 
ਐ ..... ਕਰ ਲੈਦੁੱਖ ਦੂਰ ਲੋਕਾਂ ਦੇ...... ਹਾਤ ਕਸਾਈਓ...... ਥੋਡੇ ਮਰ ਜਾਣ....।” 


ਸਿਰਜਣ੍ਹਾ 19 


ਕਿਸ਼ਨੌ ਦੋ ਸ਼ੁਦਾਈਆਂ ਵਰਗੇ ਕੀਰਨੇ ਕੰਧਾਂ ਨਾਲ ਟਕਰਾਂ ਕੇ ਚਕਨਾਚੂਰ ਹੋਈ ਜਾਂਦੇ । ਕੌਧਾਂ ਜੋ 
ਸਭ ਕੁਝ ਵੇਖ ਰਹੀਆਂ ਸਨ--ਚੁੱਪ ਚਾਪ ਖੜੌਤੀਆਂ । ਗੁਣ ਤਕ ਤਾਂ ਕੰਧਾਂ ਨੂੰ ਪਾਟ ਜਾਣਾ ਚਾਹੀਦਾ 
ਸੀ...ਪਰ ਕੰਧਾਂ ਨਹੀਂ ਸਨ ਪਾਟੀਆਂ...ਇਹ ਪਾਟਦੀਆਂ ਵੀ ਨਹੀਂ ਲਗਦੀਆਂ । ਕਿਸ਼ਨੌ ਦਾ ਜੀਅ 
ਕਰਦਾ ਸੀ ਸਾਰਾ ਪਿੰਡ ਦਾੜ ਦਾੜ ਕਰ ਕੇ ਭੋਇੰ `ਤੇ ਵਿਛ ਜਾਵੇ... ... ਲੌਕ ਵੀ ਡਾਂਗਾਂ ਮਹਰੇ 
ਭੋਇੰ `ਤੇ ਵਿਛ ਹੀ ਗਏ ਸਨ-- ਫਿਰ ਪਿੰਡ ਕਿਉ ਨਹੀ” ਵਿਛ ਜਾਂਦਾ । ਉਹ ਸੋਚਦੀ । 


ਗੱਲ ਪੱਕ ਹੋ ਗਈ ਸੀ ਕਿ ਦਰਬਾਰੇ ਨੂੰ ਭਾਖੜਾ ਦੇ ਕਿਨਾਰੇ ਖੜ੍ਹਾ ਕੇ ਗੋਲੀ ਮਾਰ ਦਿਤੀ 
ਗਈ । ਉਸ ਦਿਨ ਤੋਂ` ਇਹਨਾਂ ਦਿਨਾਂ ਤੱਕ ਦੇ ਦਰਦ ਨੂੰ ਕੋਈ ਮਾਪਣ ਵਾਲਾ ਸੀ £ ਪਿੰਡ ਦੇ ਸਿਰ 
'ਤੇ ਅਜੀਬ ਕਿਸਮ ਦਾ ਤਣਾਅ ਅਸਵਾਰ ਸੀ । ਜਦ ਕਿਸ਼ਨੇ ਤੇ ਉਸ ਦੀਆਂ ਨੂੰਹਾਂ ਬਾਹਰ ਅੰਦਰ 
ਜਾਂਦੀਆਂ ਕਿੰਨੀਆਂ ਹੀ ਚੁਪ ਨਜ਼ਰਾਂ ਉਹਨਾਂ ਦੇ ਦਰਦ ਨੂੰ ਚੁਗਣਾ ਲੋਚਦੀਆਂ ਪਰ ਜ਼ਬਾਨਾਂ ਨੂੰ 
ਜਿਵੇ' ਤਾਲੇ ਲੱਗੇ ਹੌਣ । 'ਚੰਦਰਿਓ ਸਾਡੇ ਪਰਛਾਵੇ' ਤੋ" ਵੀ ਡਰ ਲਗਦੈ ?” ਕਿਸ਼ਨੋ ਚਿੱਤ` 
ਵਿਚ ਆਖਦੀ । ਕਦੇ ਉਸ ਨੂੰ ਸਾਰਾ ਪਿੰਡ ਹੀ ਆਪਣੇ ਮੌਲੇ ਬਲਦ ਵਰਗਾ ਲਗਦਾ ਜੋ ਅਸਮਾਨ 
ਚੀਰਦੇ ਕੀਰਨਿਆਂ ਸਮੋ` ਮੁਤਰਾਲ ਵਿਚ ਖੜਾ _ਉਗਾਲਾ ਕਰੀ ਗਿਆ ਸੀ । _ਕੀਰਨਿਆਂ ਨਾਲ- 
ਜਿਵੇ ਪਿੰਡ ਵਿਚ ਧਮਾਕੇ ਹੋ ਰਹੇ ਸਨ--ਧੁੰਆਂ ਰੋਲ ਹੋ ਰਿਹਾ ਸੀ ਪਰ ਬਲਦ ਇਕ ਟੱਕ ਕੰਧ 
ਵਿਚ ਸਿਰ ਦੇਈ ਉਗਾਲਾ ਕਰੀ ਜਾਂਦਾ ਸੀ । “ਉਹ ਕਿੱਲਾ ਪੁਟਾ ਕੇ ਕਿਉ ਨਾ ਨੱਸ ਗਿਆਂ 
ਕਿਧਰੇ ।? ਉਸ ਨੇ ਇਕ ਪਲ ਸੋਚਿਆ । ੩ 

ਦਰਬਾਰੇ ਦੀ ਰ੍ਰਹ ਨੂੰ ਸ਼ਾਂਤੀ ਬਖਸ਼ਣ ਲਈ ਸਾਧਾਰਨ ਪਾਠ ਦਾ ਭੋਗ ਅੱਜ ਪੈ ਗਿਆ ਸੀ, ` 
ਪਰ ਗੱਜਣ ਦੇ ਪਰਿਵਾਰ ਦੀ ਰੂਹ ਤਾਂ ਹਾਲੇ ਵੀ ਭਟਕਦੀ ਫਿਰਦੀ ਸੀ ਉਹਨਾਂ ਦੇ ਵਜੂਦ 'ਚੋਂ 
ਦੂਰ ਰੋਹੀਆਂ ਵਿਚ ਤੇ ਨੌਹਿਰ ਦੇ ਪਾਣੀਆਂ ਦੇ ਗੋਤਿਆਂ ਵਿਚ । ਉਸ ਨੂੰ ਸ਼ਾਂਤੀ ਦੇਣ ਵਾਲਾ ਕੋਣ 
ਸੀ? ਉਹਨਾਂ ਨੂੰ ਤਾਂ ਤਨ-ਬਦਨ ਨੂੰ ਲੱਗੀ ਹੋਈ ਸੀ-_ਕਿਤੇ ਪਾਣੀ ਨਹੀਂ ਸੀ ਲੱਭਦਾ - ਜਿਸ 
ਵਿਚ ਉਹ ਵੀ ਡੁੱਬ ਜਾਂਦੇ । ਉਹ ਚਾਹੁੰਦੇ ਸਨ ਸਾਰਾ ਪਿੰਡ ਉਹਨਾਂ ਦੀ ਅਗਨੀ ਉਤੇ ਘੜੇ ਉਲਟਾ 
ਦੇਵੇ) ਪਰ ਪਿੰਡ ----. ਪਿੰਡ ਤਾਂ ਉਹਨਾਂ ਨੂੰ ਬਲਦ ਲਗਦਾ ਸੀ..-... ਨਹੀ £ ਭਾਈ ਸੱਤ ਦਿਨ 
ਦੇਸੀ ਘਿਓ ਨਾਲ ਸੇਵਾ ਕਰਵਾ ਕੇ ਤੇ ਸੱਤਰ ਰੁਪਏ ਚੜ੍ਹਾਵੇ ਦੇ ਜੇਬ ਵਿਚ ਪਾ ਕੇ ਤੁਰ ਗਿਆ । , 
ਪਿੰਡ ਦੇ ਕੁਝ ਬੰਦੇ ਤੇ ਰਿਸ਼ਤੇਦਾਰ ਤੇ ਸ਼ਰੀਕਾ-ਕਬੀਲਾ ਦੇਗ ਲੈ ਕੇ ਦਾੜ੍ਹੀਆਂ ਚੋਪੜਦੇ ਜੁੱਤੀਆਂ , 
ਪਾ ਕੇ ਤੁਰ ਗਏ ਸਨ--ਵਾਹਿਗੁਰੂ ਤੇਰੀ ਰਜ਼ਾ ਆਖਦੇ । ਰ੍‌ 

“ਸੱਚੇ ਪਾਅਸ਼ਾ ਜਿਹੜੀ ਆਤਮਾ ਤੇਰੇ ਚਰਨਾਂ `ਚ ਆਈ ਐ ਨਿਵਾਸ ਬਖਸ਼ੀ ।? ਉਪਦੇਸ਼ ` 
ਉਹਨਾਂ ਦੇ ਹਿਰਦਿਆ ਵਿਚ ਵਸ ਗਿਆਂ ਸੀ ਉ 

“ਗੁਰੁ ਸਾਹਿਬ ਨੇ ਆਪਣੇ ਲਾਲ ...... ਸਾਰਾ ਸਰਬੰਸ ਕੌਮ ਦੇ ਲੇਖੇ ਲਾਤਾ ਮੁਖੋਂ' ਸੀ ਨਾ 
ਉਚਾਰੀ ..... ।” ਭਾਈ ਜੀ ਦੇ ਉਪਦੇਸ਼ ਅਤੇ ਅਰਦਾਸ ਮੂਹਰੇ ਲੋਕਾਂ ਨੇ ਸੀਸ ਨਿਵਾ ਦਿਤੇ ਸਨ 
ਤੇ ਸਾਰਾ ਪਰਿਵਾਰ ਭਾਣਾ ਮੰਨਣ ਦਾ ਬਲ ਪ੍ਰਾਪਤ ਕਰ ਰਿਹਾ ਸੀ । ॥ 

“ਦੂਜਿਆਂ ਦੇ ਘਰ ਚਾਨਣੇ ਕਰਨ ਲਈ ਆਪਣੇ ਘਰ ਨੌਰ੍ਹ ਵਿਛਾਉਣਾ ਪੈਂਦੈ ।” ਕਿਸ਼ਨ 
ਤੇ ਗੱਜਣ ਹੱਥ ਬੰਨ੍ਹੀ ਸਭ ਕੁਝ “ਸਤਿ ਹੈ ਆਖ ਰਹੇ ਸਨ । 

ਗੱਜਣ ਭਾਂ ਭਾਂ ਕਰਦੇ ਖੋਤ ਦੀ ਵੱਟ ਉਤੇ ਬੈਠਾ ਵਿਰਲਾਪ ਕਰਦਾ ਰਹਿੰਦਾ । ਉਸਦੀ ਖੇਤੀ 
ਉਜੜ ਗਈ ਸੀ । ਰਾਮ ਚਉਣਿਆਂ ਨੇ ਪੈਲੀ ਫਨਾਹ ਕਰ ਦਿਤੀ ਸੀ । 


20 ਸਿਰਜਣਾ 


“ਖਸਮਾਂ ਨੂੰ ਖਾਵੇ ਪੈਲੀ ..... ਉਹਨਾਂ ਦੇ ਹੀਰੇ !” ਉਹ ਸੋਚਦਾ ਰਹਿੰਦਾ । ਉਸਦੀ ਹਿੱਕ 
ਉਤੋ ਦੋਵੇ' ਪੁੱਤਰ ਚੜ੍ਹੇ ਰਹਿੰਦੇ । ਕਮਾਈ ! ਕਮਾਈ ਉਸ ਨੇ ਸਾਰੀ ਉਮਰ ਕੀਤੀ । ਹੋਰ ਬਥੇਰੀ 
ਕਰ ਲੂ । ਪਰ ਹੁਣ ਤਕ ਬਣਿਆ ਕੀ £ ਉਸ ਦਾ ਪੁੱਤ ਆਖਦਾ ਹੁੰਦਾ ਸਾਡੀ ਕਮਾਈ ਸਾਨੂੰ ਵਰ 
ਨੀ ਦਿੰਦੀ...... ਇਹ ਵਿਹਲੜਾਂ ਨੂੰ ਵਰ ਦਿੰਦੀ ਐ ..... ਆਪ ਦੋਵੇ ਈ ਨਾਂ ਰਹੇਂ ..... 
ਦੂਜਿਆਂ ਦੇ ਘਰ ਚਾਨਣ ਕਰਨ ਲਈ ਆਪਣੇ ਘਰ ਨੌਰ੍ਹ ਕਰਨਾ ਪੈੱਦੈ । ਵੱਡਾ ਪਤਾ ਨੀ ਕਿਥੇ 

ਡਰੁਲਦਾ ਫਿਰਦਾ ਹੋਉ...... ਛੋਟੇ ਦਾ ਉੱਈ' ਜੱਗ 'ਚੋ“ ਸੀਰ ਮੁੱਕ ਗਿਆ । ਹੂੰ ! ਉਹ ਦਿਨ ਵੀ 
ਆਉਗਾ ਜਦੋ ਲੌਕ ਸੁਖ ਨਾਲ ਜਿਉਣਗੇ । ਉਹ ਲੱਕ ਬੇਨ੍ਹਣ ਦਾ ਜਤਨ ਕਰਦਾ । 


[ਲਾਗਾ ਲਾ - 


ਦੋ ਮਹੀਨੇ ਬੀਤ ਗਏ ਸਨ । ਗੱਜਣ ਨੇ ਲੱਕ ਬੈਨ੍ਹ ਲਿਆ । ਮੱਠੀ ਤੋਰੇ ਜੀਵਨ ਤੁਰ ਪਿਆ। 
ਸੁਣ ਤਾਂ ਪਿੰਡ ਦੀ ਹਵਾ 'ਚੋਂ` ਵੀ ਇਸ ਘਟਨਾ ਦਾ ਬੁਖਾਰ ਉਤਰ ਗਿਆ ਸੀ । ਪਿੰਡ ਵਿਚ ਪੁਲਸ 
> ਦੀ ਚੌਕੀ ਬੈਠ ਗਈ ਸੀ । ਲੌਕ ਕਿਸੇ ਨਵੇ” ਕਾਰੋਂ ਨੂੰ ਚੁੱਪ ਚਾਪ ਉਡੀਕ ਰਹੇ ਸਨ । ਕਿਸ਼ਨੌ ਕਦੇ 
ਪੁਲਸ ਚੌਕੀ ਵਲ ਦੀ ਨਾ ਲੰਘਦੀ । ਇਕ ਦਿਨ ਅਚਾਨਕ ਉਸ ਨੂੰ ਉਧਰੋਂ ਲੰਘਣਾ ਪੈ ਗਿਆ । 
_ ਉਸ ਦਾ ਜੀਅ ਕੀਤਾ ਕਿ ਉਹ ਥਾਣੇਦਾਰ ਦੇ ਢਿੱਡ ਵਿਚ ਟੱਕਰ ਮਾਰ ਕੇ ਮਰ ਜਾਵੇ । 
“ਸਾਰਾ ਪਿੰਡ ਜਿਉਂਦੇ... ... ।` ਉਸ ਨੇ ਚਿੱਤ ਵਿਚ ਆਖਿਆ । 
ਅਗਲੇ ਦਿਨ ਗੱਜਣ ਨੇ ਪਿੰਡ `ਚੋ` ਕਿਸੇ ਮੁੰਡੇ ਤੋਂ ਉਡਦੀ ਜਿਹੀ ਗੱਲ ਸੁਣੀ ਕਿ ਮੁੰਡੇ ਚੌਕੀ 
ਉਠਾਏ ਜਾਣ ਦੀਆਂ ਗੱਲਾਂ ਕਰਦੇ ਨੇ-- “ਜੋ ਸਾਰੇ ਜ਼ੌਰ ਲਾਉਣ ਤਾਂ ਹੋ ਕੀ ਨੀ ਸਕਦਾ ।” ਉਸ 
ਨੇ ਕਿਹਾ ਪਰ ਕਿਸ਼ਨੌ ਬੁੱਤ ਬਣੀ ਸੁਣ ਗਈ । ਖਰੇ ਉਸ ਨੂੰ ਕੁਝ ਅਹੁੜਿਆ ਹੀ ਨਾਂ । 


`` “ਐਤਕੀ ਆਪਾਂ ਜ਼ਮੀਨ ਕਿਸੇ ਨੂੰ ਸਮ੍ਹਾ ਦੀਏ, ਮੈਂ ਆਹਨਾਂ ।” ਰੋਟੀ ਟੁੱਕ ਖਾ ਚੁੱਕਣ ਤੋਂ 
ਬਾਅਦ ਗੱਜਣ ਮੰਜਾ ਮੱਲਣ ਹੀ ਲੱਗਾ ਸੀ ਜਦੋ ਉਸਨੇ ਗੱਲ ਤੋਰੀ । 
“ਜਿਮੋ ਤੇਨੂੰ ਲੋਟ ਲਗਦੈ...... ਹੋਰ ਫੌਰ ਕੀ ਕਰਾਂਗੇ ਹੁਣ ।? ਉਸ ਦੇ ਅੱਗੋਂ ਕੋਈ ਗੱਲ 


ਨਾਂ ਤੁਰੀ । ਘਰ ਵਿਚ ਮੁਰਦੇ ਵਰਗੀ ਚੁੱਪ ਪਸਰ ਗਈ । ਟਿੱਡੀਆਂ ਪਲਪੀਹੀਆਂ ਦੀ ਟਿੱਕ ਟਿੱਕ 
ਟਰ ਟਰ ਹੀ ਵਾਤਾਵਰਣ ਦੀ ਚੁੱਪ ਤੋੜ ਰਹੀ ਸੀ । 
ਅੰਤਾਂ ਦੀ ਸੋਗੀ ਰਾਤ ਦੇ ਹਨੇਰੇ ਵਿਚ ਇਕ ਕਾਲਾ ਪਰਛਾਵਾਂ ਕੰਧ ਨਾਂਲ ਖਹਿੰਦਾ ਖਹਿੰਦਾ 
ਗੱਜਣ ਦੇ ਬੂਹੇ ਨਾਲ ਚਿਪਕ ਗਿਆ । ਉਸ ਨੂੰ ਪਤਾ ਨਹੀ ਕਿਸੇ ਨੇ ਵੇਖਿਆ ਜਾਂ ਨਾ । ਪੌਲੇ ਜੇਹੇ 
ਬਹਾ ਖੜਕਿਆ । ਅੰਦਰ ਸਭ ਨੂੰ ਸ਼ੱਕ ਪਿਆ ਜਿਵੇ ਦਰਬਾਰਾ ਹੀ ਹੋਵੇ । ਇਕ ਤੋਂ ਬਾਅਦ 
ਇਕ ਹਉਕਿਆਂ ਨੇ ਆਪ ਹੀ ਜਵਾਬ ਦੇ ਦਿੱਤਾ--ਹੁਣ ਉਹ ਕਿਥੇ £ ਬੂਹਾ ਫੇਰ ਖੜਕਿਆਂ । 
“ਪੁਲਸ ਹੋਊ ।' ਗੱਜਣ ਦੇ ਸਾਹਾਂ `ਚ ਮਸਾਂ ਨਿਕਲਿਆ-- “ਵੇਖ ਤਾਂ ਪੁੱਤ ਸੁਰਜੀਤ ।'' 
ਉਸ ਨੇ ਆਪਣੀ ਛੋਟੀ ਨੂੰਹ ਨੂੰ ਕਿਹਾ । ਸੀਤ ਵਿੜਕ ਲੋਂਦੀ ਲੌ ਦੀ ਬੂਹੇ ਤਕ ਆਈ । ਵਿਰਲਾਂ 
ਵਿਚੋਂ ਖੜ੍ਹੇ ਆਕਾਰ ਦਾ ਕੱਦ ਉਸਦੀਆਂ ਅੱਖਾਂ ਨੇ ਮਾਪ ਲਿਆ ਤੇ ਉਸ ਦਾ ਸੀਤ ਜਿਹਾ ਨਿਕਲ 
ਗਿਆ । ਉਹ ਦਹਿਲ ਗਈ । ਬੂਹਾ ਖੋਲ੍ਹਣ ਦੀ ਉਸ ਵਿਚ ਹਿੰਮਤ ਨਾ ਰਹੀ । 
`` “ਬਾਰ ਖੋਲ੍ਹ ।” ਬਾਹਰਲੇ ਆਕਾਰ ਨੇ ਹੱਥ ਵਿਚ ਲਾਲਟੈਨ ਲਈ ਖੜੀ ਸੀਤੋ ਨੂੰ ਮੱਧਮ 
ਚਾਨਣ ਵਿਚ ਪਹਿਚਾਣ ਲਿਆ ਸੀ । “ਕੌਣ ?” ਸੀਤੋ ਦੇ ਮੂਹੋਂ ਨਾ ਆਖਿਆ ਗਿਆ ਤੇ ਉਸ ਨੇ 
ਮਲ੍ਹਕੜੇ ਜੇਹੇ ਬੂਹਾ ਖੋਲ੍ਹ ਦਿਤਾ । ਬਾਹਰ ਖੜਾ ਆਕਾਰ ਅੰਦਰ ਆਇਆ ਤੇ ਉਸ ਨੇ ਆਪ ਹੀ 


ਸਿਰਜਣਾ 21 


ਪੈਲੇ ਜੈਹੈ ਰੱਥ ਨਾਲ ਕ੍ਰੰਡਾ ਲਾਂ ਦਿੱਤਾ । ਸੀਤੋ ਦੀ ਚੀਕ ਨਿਕਲਦੀ ਨਿਕਲਦੀ ਮਸਾਂ ਬਚੀ ਜਦੋ 
ਉਸ ਨੇ ਲਾਲਟੈਣ ਦੇ ਮੱਧਮ ਚਾਨਣ ਵਿਚ ਉਸ ਨੂੰ ਪਹਿਚਾਣ ਲਿਆ । ਉਹ ਡੌਰ ਭੌਰ ਹੋਈ ਹਾਲੇ 
ਵੀ ਉਸ ਨੂੰ ਵੇਖੀ ਜਾ ਰਹੀ ਸੀ-- --ਉਸ ਡੂੰ ਅਪਣੀਆਂ ਅੱਖਾਂ ਉਤੇ ਇਤਬਾਰ ਚਰੀ ਸੀਆ ਰਿਹਾਂ । 

“ਜੀਤੋ ਸੈਂ ਆ ਗਿਆ ਤੂੰ ਸ਼ੁਕਰ ਕਰ ।” ਦਰਥਾਫੇ ਦੀਆਂ ਬਾਹਾਂ ਵਿਚ ਉਹ ਪੱਥਰ ਬਣ 
ਗੋਈ--ਗ਼ੰਮ ਸੁੰਮ। “'ਸੀਤੋਂ ਤੂੰ ਪਛਾਣਿਆ ਨੀ ਮੈਨੂੰ /” ਦਰਬਾਰੇ ਨੇ ਉਸਦਾ ਖੇਹ ਆਪਣੇ ਮ੍ਰ੍‌ਹ 
ਵਲ ਉੱਚਾ ਕੀਤਾ । ““...... ਗੱ 395 ਤਰ .....” ਉਹ ਉਸ ਦੇ ਮੋਢੇ ਨੂੰ ਚਿੰਬੜ ਕੇ ਫੁਟ ਫੁਟ 
ਰੋਣ ਲੱਗੀ । ਇਹ ਆਵਾਜ਼ ਇਹ ਸਭ ਕ੍ਰਝ .. .-. ਹਾਂ ਇਹ ਦਰਬਾਰਾ ਹੀ ਸੀ...... ਉਹ ਤਾਂ 
ਨਹਿਰ `ਚ ਰੌੜ੍ਹਤਾ ਸੀ ਮਾਰ ਕੇ...-.. ਇਹ ਤਾਂ ਉਹੀ ਹੈ .-... । ਉਹ ਰੋਈ ਜਾ ਰਹੀ ਸੀ । 

“ਕੌਣ ਐ ਪੁੱਤ ।” ਗੱਜਣ ਵੀ ਕ੍ਝ ਚਿਰ ਉਡੀਕ ਕੇ ਉਥੇ ਆ ਗਿਆ । 

“ਬਾਪੂ !” ਦਰਬਾਰੇ ਨੇ ਸੀਤੋਂ ਨੂੰ ਲਾਂਭੇ ਕਰ ਕੇ ਉਸ ਨੂੰ ਕਰੈਘੜੀ ਪਾ ਲਈ । 


“ਬੁੱਜ ਪੁੱਤਾ ਅੰਦਰ ਚਲ...... ਅੱਛਾ ਸ਼ੁਕਰ ਐ ਕਰਤਾਰ ਦਾ ।” ਉਹ ਉਸ ਦੇ ਮੋਢੇ ਤੋਂ” ੨. 
ਦੀ ਬਾਂਹ ਵਲੀ ਅੰਦਰ ਲੈ ਗਿਆ । 
“ਵੇ ਪੁੱਤਾ ਮੈਂ ਸਦਕੇ... ... ਮੈਂ ਮਰ ਜਾਂ ਵੇ ਮੇਰਿਆ ਬਚੜਿਆ...... ।” ਮੱਧਮ ਚਾਨਣ - 


ਵਿਚ ਘਟਦੀ ਜਾ _ਰਹੀ ਨਿਗਾਹ ਵੀ ਜਿਵੇ ਦੂਣੀ ਚੌਣੀ ਹੋ ਗਈ ਹੋਵੇ । ਕਿਸ਼ਨੌ ਨੇ ਉਸਨੂੰ 
ਸਿਆਣ ਲਿਆ । ਉਸ ਨੌ ਪੁੱਤ ਨੂੰ ਚੁੰਮ ਚੁੰਮ ਕੇ ਡੰਝਾਂ ਹੀ ਤਾਂ ਲਾਹ ਲਈਆਂ ਸਨ । 

੫ਮੇ' ਮਰ ਜਾਂ ਵੇ ਮੇਰਿਆ ਬਚੜਿਆ...... ਮੈੱ'......”` ਤੇ ਕਿਸ਼ਨੋ ਦੀ ਚੀਕ ਨਿਕਲ 
ਗਈ । 


ਰਣ <--- ਦਾ 


ਦਰਬਾਰੇ ਦੀ ਕਹਾਣੀ ਬੜੀ ਦਰਦਨਾਕ ਸੀ । “ਇਥੋ ਲਿਜਾਣ ਤੋ' ਤੀਜੇ ਦਿਨ ਵੱਡੇ ਤੜਕੇ 
ਉਸ ਨੂੰ ਤੇ ਦੋ ਹੋਰ ਜਣਿਆਂ ਨੂੰ ਜੀਪ `ਚ ਸੁੱਟ ਕੇ ਉਹ ਭਾਖੜਾ `ਤੇ ਲੈ ਗਏ । ਉਹਨਾਂ ਦੋਹਾਂ 
ਦੀਆਂ ਤਾਂ ਦੋਵੇ' ਦੋਵੇ' ਲੱਤਾਂ ਵੀ ਤੋੜ ਦਿਤੀਆਂ ਸਨ । ਉਹਨਾਂ ` ਚੋ ਇਕ ਪੀ. ਟੀ. ਮਾਸਟਰ ਸੀ 
ਜੀਹਨੂੰ ਸਕੂਲੋਂ ਮੁੜਦੇ ਨੂੰ ਹੀ ਸਾਈਕਲ ਤੋਂ ਲਾਹ ਲਿਆ ਸੀ । ਉਹਦੇ ਕੌਲ ਸਰਦਾਰੇ ਹੋਰੀ" ਕਿਤੇ 
ਗਤ ਰਹੋ ਸੀ। ਬੜਾ ਸੁਣੱਖਾ ਜੁਆਨ ਸੀ-_ --ਗਾਜਰ ਦੇ ਰੋਗ ਵਰਗਾ ਰੋਗ । ਦੂਜਾ ਵਿਚਾਰਾਂ ਮੁਰ੧ ਰੋ 
ਜ਼ ਉੱ ਸੁਹਣਾ । ਮਜ਼ਬ੍ਰੀਆਂ ਦਾ ਮੁੰਡਾ ਸੀ । ਉਹਨਾ ਦੁਹਾਂ ਨੂੰ ਪਹਿਲਾਂ ਗੋਲੀ ਮਾਰ ਕੇ ਨਹਿਰ `ਚ 
ਰੋੜ੍ਹ `ਤਾ ।' ਦਰਬਾਰਾ ਆਪ ਸੁਣਾ ਰਿਹਾ ਸੀ । ੩ 
“ਇਹਦਾ ਮੁਕਾਓ ਉਇ ਫਸਤਾ ਗਵਾਹ ਬਣੂ ਮਗਰੋ` ।” ਅਫ਼ਸਰ ਨੇ ਹੁਕਮ ਦੇ ਦਿੱਤਾ । 
ਫਿਰ ਜਿਵੇਂ ਉਸ ਨੇ ਦਸਿਆ ਉਸ ਨੂੰ ਨਹਿਰ ਦੇ ਕਿਨਾਰੇ ਖੜਾ ਲਿਆ । ਪਤਾ ਨਹੀਂ” ਕਿਵੇਂ ਗੋਲੀ 
ਉਸ ਦੇ ਜ੍ਹੜੇ ਨੂੰ ਚੱਟ ਕੇ ਲੰਘ ਗਈ ਤੇ ਆਪ ਉਹ ਪਿਛੇ ਨਹਿਰ `ਚ ਜਾ ਡਿਗਿਆ । ਅੱਧਾ ਘੰਟਾ 
ਦੁਖਦੇ ਹੱਡਾਂ ਨਾਲ ਉਹ ਨਹਿਰ ਵਿਚ ਤਰਦਾ ਰਿਹਾ । ਉਸ ਦੋ ਚੂਰ ਚੂਰ ਹੱਡਾਂ ਵਿਚ ਪਤਾ ਨਹੀ” 
ਕਿਥੋਂ ਲੋਹੜੇ ਦਾ ਬਲ ਆ ਗਿਆ । ਉਹ ਇਕ ਵਾਰ ਬਚ ਗਿਆ...... ਤੋ ਹੁਣ ਉਹ ਡੁੱਬ ਕੇ 
ਨਹੀਂ_ਸੀ ਮਰ ਸਕਦਾ... ... ਉਸ ਨੂੰ ਆਪਣੇ ਆਪ ਅਤੇ ਆਪਣੀ ਕਰਨੀ 'ਤੇ ਵਿਸ਼ਵਾਸ ਸੀ । 
ਉਹ ਤਰਦਾ ਰਿਹਾ...... ਪਾਣੀ ਨਾਲ ਘੁਲਦਾ ਰਿਹਾ । 


22 ਸਿਰਜਣਾ 


ਨੌਹਿਰ ਦੇ ਕਿਨਾਰੇ ਦੇ ਨਾਲ ਨਾਲ ਉਹ ਤਰਦਾ ਗਿਆ । ਅਚਾਨਕ ਉਸ ਦਾ ਪੈਰ ਕਿਸੈ 
ਸਰੀਏ ਜੇਹੇ ਵਿਚ ਅੜ ਗਿਆ । ਅਹੈੱਡ ਤੋਂ` ਉਰ੍ਹਾਂ ਇਹ ਪੌੜੀਆਂ ਸਨ । ਸਰੀਆਂ ਨੂੰ ਹੱਥ ਪਾ ਪਾ 
ਕੇ ਉਹ ਪਟੜੀ 'ਤੇ ਆ ਗਿਆਂ । ਦੂਰ ਤੱਕ ਖਿਲਰੇ ਹਨੇਰੇ ਵਿਚ ਉਸ ਨੇ ਨਿਗਾਹ ਦੁੜਾਈ । ਉਹ 
ਕਿਥੇ ਸੀ £--ਉਸ ਨੂੰ ਕੋਈ ਸਮਝ ਨਾ ਆਈ । ਨੌੜੋਂ ਤੋੜੇ ਪਿੰਡ ਦਾ ਨਾਮ-ਨਿਸ਼ਾਨ ਨਹੀ' 
ਸੀ ਦਿਸਦਾ । ਠੰਡੀ ਹਵਾ ਦੁਖਦੇ ਹੱਡਾਂ ਨੂੰ ਚੀਰਦੀ ਜਾ ਰਹੀ ਸੀ । ਗਿੱਲੇਂ ਕੱਪੜੇ ਪੋਰੀ ਪੇਗੀ ਭੰਨੇ 
ਸਰੀਰ ਉਤੇ ਬਰਫ ਦੀਆਂ ਪੱਟੀਆਂ ਲੱਗਦੇ ਸਨ । ਕਪੜੇ ਨਚੌੜ ਕੇ ਪਾਏ-ਪਰ ਕਾਂਬਾ ਰੌਰ ਜ਼ੋਰ 
ਫੜੀ ਜਾਂਦਾ ਸੀ । ਤੁਰ ਸਕਣ ਦੀ ਸਮਰੱਥਾ ਮਰ ਮੁਕ ਗਈ ਸੀ । 

“ਉਥੇ ਨੇੜਿਓ' ਹੀ ਕਰਤੇ ਦੇ ਭੌਂ ਕਣ ਦੀ 'ਵਾਜ ਆਈ । ਮੈਂ ਕਿਹਾ ਖੇਤ ਵਿਚ ਕੋਈ ਰਾਖਾ 
ਹੋਊ ਮੈ ਉਧਰ ਨੂੰ ਹੋ ਲਿਆ ।' ਉਸ ਨੇ ਦੱਸਣਾ ਜਾਰੀ ਰਖਿਆ । ਦੋਵੇ ਬਹੂਆਂ ਛੰਮ ਛੰਮ ਹੰਝੂ 
ਵਹਾ ਰਹੀਆਂ ਸਨ । ਉਹਨਾਂ ਦੇ ਡਸਕੋਰੇ ਦਰਬਾਰੇ ਦੀ ਕਹਾਣੀ ਵਿਚ ਵਿਘਨ ਲਗਦੇ ਸਨ । ਪਰ 
ਉਹ ਰੋਈ ਜਾ ਰਹੀਆਂ ਸਨ । ਕਿਸ਼ਨੋ ਹਰ ਵਾਰ 'ਹੋ ਰਾਮ ਤੂੰ ਰੱਖ ਲੈ ਆਖ ਆਖ ਆਪਣੇ 
ਹੰਝੂਆਂ ਨੂੰ ਡੱਕੀ ਬੈਠੀ ਸੀ । 

“ਤੇ ਅੱਗੋਂ ਇਕ ਅਲੀਸ਼ੈਸ਼ਨ ਕੁੱਤਾ ਮੈਨੂੰ ਪੈ ਗਿਆ ਤੇ ਇਥੇ ਬੁਰਕ ਭਰ ਲਿਆ ।” ਉਸ ਨੂੰ 
ਆਪਣੀ ਲੱਤ ਵਿਖਾਈ ਜਿਥੇ ਹੁਣ ਵੀ ਡੂੰਘਾ ਦਾਗ਼ ਸੀ ਪਰ ਜ਼ਖਮ ਬਿਲਕ੍ਰਲ ਰਾਜ਼ੀ ਸੀ । ਸਾਰਿਆਂ 
ਨੂੰ ਗੱਲ ਉਤੇ ਯਕੀਨ ਕਰਨਾ ਹੀ ਔਖਾ ਲੱਗ ਰਿਹਾ ਸੀ । 

ਖੇਤ ਵਿਚ ਕੋਈ ਕੋਠਾ ਸੀ । ਉਸ ਨੇ ਕ੍ਰੱਤੇ ਦੀਆਂ ਰਗਾਂ ਵਿਚ ਹੱਥ ਪਾ ਲਿਆ । ਇੰਨਾ ਜ਼ੋਰ 
_ਦੀ ਘੁੱਟਿਆ ਕਿ ਕੁੱਤੇ ਦੀਆਂ ਅੱਖਾਂ ਬਾਹਰ ਆਉਣ ਵਾਲੀਆਂ ਹੋ ਗਈਆਂ ਤਾਂ ਕਿਤੇ ਉਸ ਨੇ ਲੱਤ 
`ਚੋਂ ਬੁਰਕ ਕਢਿਆ । ““ਏਦੂੰ ਤਾਂ ਗੋਲੀ ਨਾਲ ਈ ਮਰ ਜਾਂਦੇ ।” ਉਸ ਦੇ ਜੀਅ ਵਿਚ ਆਈ ਪਰ 
ਉਸ ਨੇ ਫਿਰ ਵੀ ਦਿਲ ਨਾ ਛਡਿਆ । ਸ਼ੋਰ ਵਰਗੇ ਕੁੱਤੇ ਨਾਲ ਉਹ ਘੁਲਦਾ ਰਿਹਾ । ਕੁੱਤੇ ਨੇ 
ਨਹੁੰਦਰਾਂ ਨਾਲ ਉਸ ਦੇ ਗਿੱਲੇ ਕਪੜੇ ਲੰਗਾਰ ਕਰ ਦਿੱਤੇ ਪਰ ਉਸ ਨੇ ਕੁੱਤੇ ਦਾ ਘੰਡ ਨਾ ਛਡਿਆ 
ਤੇ ਘੁਲੀ ਗਿਆ । 

“ਕੌਣ ਐ ਬਈ ਓ $” ਕੌਠੇ `ਚੋਂ ਇਕ ਬੰਦਾ ਹੱਥ ਵਿਚ ਗੰਡਾਸਾ ਲਈ ਬਾਹਰ ਆਇਆ । 

“ਸੈਂ ਆਂ ਓ ਬਾਈ ਕੁੱਤੇ ਤੋਂ ਛੁਡਾਈ' ।” 

“ਤੂੰ ਹੈਂ ਕੌਣ $ ਬੋਲ ਤਾਂ ਸਹੀ ।” ਉਹ ਉਥੇ ਈ ਰੁਕ ਗਿਆ ਸੀ ਡਰਦਾ । 

''ਓ ਭਰਾਵਾ ਮੈ ਤਾਂ ਦੁਖੀਆ ਕੋਈ ਜੇ ਜਾਨ ਬਚਾਈਦੀ ਐ ਬਚਾ ਲੈ ਜੇ ਤੇਰੇ ਕੌਲ ਰਹਿਮ 
ਐ। ਮੋਰੀ ਆਵਾਜ਼ ਸੁਣ ਕੇ ਉਸ ਨੂੰ ਸ਼ੱਕ ਨਾ ਰਿਹਾ ਬਈ ਮੈ" ਮਾੜਾ ਬੰਦਾਂ ।” ਦਰਬਾਰੇ ਨੇ ਅੱਗੋ 
ਦੱਸਿਆ । 

ਉਸ ਬੰਦੇ ਨੇ ਹਾਲਾਤ 'ਤੇ ਕਾਬ੍ਰ ਪਾਇਆ । ਕੁੱਤੇ ਨੂੰ ਸੰਗਲ ਪਾਇਆ ਤੇ ਦਰਬਾਰੇ ਨੂੰ 
ਅੰਦਰ ਲੈ ਗਿਆ । ਉਹ ਜ਼ਿਮੀਦਾਰ ਦਾ ਸੀਰੀ ਸੀ । ਉਸ ਨੇ ਆਪਣੀ ਪੱਗ ਪਾੜ ਕੇ ਉਸ ਦੇ ਪੱਟੀ 
ਬੈਨ । ਹੁਣ ਉਸ ਨੂੰ ਪਤਾ ਲੱਗਾ ਕਿ ਪੱਟੀ ਬੰਨ੍ਹਣ ਵਾਲੀ ਥਾਂ ਕੇਵਲ ਕੁੱਤੇ ਦੇ ਵੱਢਣ ਵਾਲੀ ਹੀ 
ਨਹੀ ਸੀ--ਉਸ ਦੇ ਥਾਂ ਥਾਂ ਜ਼ਖਮ ਤੇ ਨੀਲ ਉਭਰੇ ਹੋਏ ਸਨ । 

“ਤੂ ਹੁਣ ਜਮਾ ਫ਼ਿਕਰ ਨਾ ਕਰ ਤੈਨੂੰ ਹੁਣ ਤੱਤੀ 'ਵਾ ਨੀ ਲਗਣ ਢਿੰਦੇ ।' ਸਾਰੀ ਗੱਲ 
ਜਾਣਨ ਤੋ ਬਾਅਦ ਉਸ ਨੇ ਤਸੱਲੀ ਦਾ ਸਾਹ ਪਿਆਇਆ । ''ਤੂੰ ਬਾਈ ਲੀੜੇ ਲਾਹ ਕੇ ਜੁੱਥੜ 


ਸਿਰਜਣਾ 33 


'ਚ ਵੜ ਜਾ...... ਮੈ ਨਹਿਰ ਤਕ ਵਿੜਕ ਲੈ ਆਵਾਂ /? ਉਹ ਚਲਾ ਗਿਆ ਭਾਵੇ" ਇਹ ਉਨ੍ਹਾਂ 
ਦੂਹਾਂ ਦਾ ਮਨ ਦਾ ਹੀ ਪਾਲਾ ਸੀ । 

“ਕਿਹੜੇ ਪਿੰਡ ਦੀ ਗੱਲ ਐ ?” ਕਿਸ਼ਨ ਨੇ ਸਰਸਰੀ ਸੁਆਲ ਕਰ ਦਿੱਤਾ । 

“ਚਲ ਕੋਈ ਹੋਇਆ ਵਿਚਾਰਾ ਜਿਉੱਦਾ ਰਹੇ ।” ਗੱਜਣ ਨੇ ਚੁਸਤੀ ਵਰਤੀ । 

ਮੈਲੇ ਜੋਹੇ ਜੁਬੜ ਦੇ ਨਿਘਾਸ ਨੇ ਉਸ ਦੇ ਸਾਰੇ ਦਰਦ ਚੁਗ ਲਏ । ਸੀਰੀ ਸਵੇਰ ਦੀ ਚਾਹ 
ਨੂੰ ਰਖਿਆ ਦੁੱਧ ਤੱਤਾ ਕਰ ਕੇ ਉਸ ਨੂੰ ਪਿਆਕੇ ਆਪ ਅੱਧੀ ਰਾਤ ਹੀ ਪਿੰਡ ਨੂੰ ਤੁਰ ਗਿਆ । 

“ਮੈਨੂੰ ਓਨਾ ਚਿਰ ਧੁੜਕ੍ਰ ਲੱਗਿਆ ਰਿਹਾ ਜਿੰਨਾ ਚਿਰ ਮੁੜਕੇ ਨਾ ਆ ਗਿਆ ਬਈ 
ਕਿਤੇ...... ਪਰ ਫੇਰ ਮੈ ਆਪਣੇ ਆਪ ਨੂੰ ਲ੍ਰਾਣ ਤ੍ਰਾਣ ਕੀਤੀ ਬਈ ਐਵੇ ਭਲੋ ਲੋਕ 'ਤੇ ਸ਼ੱਕ 
ਕੀਤਾ ।” ਉਹ ਦਰਬਾਰੇ ਨੂੰ ਕੋਈ ਨਰਮ ਤੋ ਨਰਮ ਚੀਜ਼ ਖਾਣ ਨੂੰ ਦੇਣੀ ਚਾਹੁੰਦਾ ਸੀ--ਇਸੋ 
ਕਰ ਕੇ ਉਹ ਪਿੰਡੋਂ ਕੜਾਹ ਕਰਵਾ ਕੇ ਲਿਆਇਆ । 

“ਬੜਾ ਵਧੀਆ ਕੁੱਤੈ ਬਈ ਭਰਾਵਾ ਜਮਾ ਬੰਦੇ ਬਣਿਆ ਤਣਿਆ ।” ਕੜਾਹ ਦੀ ਬੁਰਕੀ 
ਮਹ `ਚ ਪਾਉਣ ਲਗਿਆਂ ਦਰਬਾਰੇ ਨੂੰ ਤਾਜ਼ੇ ਜ਼ਖਮ ਦੀ ਪੀੜ ਵੀ ਜਿਵੇ” ਭੁੱਲ ਹੀ ਗਈ ਸੀ-- 
“ਤੂਰ ਵੀ ਖਾਹ ਬਾਈ ਸਿਆਂ ।” 

“'ਸੈਂ ਬਥੇਰਾ ਖਾਲੂੰ ਤੂੰ ਖਾਹ ਵੀਰਾਂ...... ਖਬਰੈ ਕੈ ਕੁ ਦਿਨਾਂ ਦੀ ਭੁਖ ਵੜੀ ਹੋਉ ਆਂਦਰਾਂ 
'ਚ । ਉਹ ਬੈਦਾ ਸੱਚ ਮੁਚ ਦਾ ਦੇਵਤਾ ਸੀ _ਕੋਈ--ਠੀਕ ਕਹਿੰਦੇ ਐ ਸਿਆਣੇ ਬੰਦਾ ਬੰਦੇ ਦਾ 
ਦਾਰੂ ਹੁੰਦੈ ਜੇ ਕੋਈ ਸਮਝੇ ।` ਦਰਬਾਰਾ ਜਜ਼ਬਾਤੀ ਹੋ ਗਿਆ ਸੀ । ''ਚਾਰ ਦਿਨਾਂ ਦੀ ਭੁੱਖ ਦੇ 
ਕਾਰਨ ਮੋਰੀਆਂ ਨਾੜਾਂ ਵਿਚ ਵਜਦੀਆਂ ਛੁਰੀਆਂ ਤਾਂ ਸਰੀਰ ਦੇ ਜ਼ਖਮਾਂ ਨੇ ਭੁਲਾ ਦਿਤੀਆਂ ਸਨ 1 
ਮਾਂ ਕਿਸ਼ਨ ਤੋਂ ਹੋਰ ਸੁਣਿਆ ਨਾ ਗਿਆ । ਉਹ ਪੁੱਤ ਨੂੰ ਸੁੱਕੀਆਂ ਪਿਚਕੀਆਂ ਛਾਤੀਆਂ ਨਾਲ ਘੁਟ 
ਕੇ ਧਾਹ ਮਾਰ ਕੇ ਰੋ ਉਠੀ । ਦੋਵੇ' ਨੂੰਹਾਂ ਦੀਆਂ ਵੀ ਡਾਡਾਂ ਨਿਕਲ ਗਈਆਂ । ਦਰਬਾਰੇ ਦੇ ਨਾਲ 
ਖਹਿ ਕੇ ਬੈਠੇ ਨਿਆਣੇ ਵੀ ਚੁੱਪ ਨਾ ਰਹਿ ਸਕੇ । 

“ਚਾਚੀ ਕਿਉ ਕੁਵੇਲੇ ਰੋਣ ਲੱਗੀ ਐੱ--ਤੇਰੀ ਦੇਹ 'ਚ ਤਾਂ ਪਹਿਲਾਂ ਈ ਫੱਕਾ ਨੀ..-... 
ਅੱਗੇ ਨਜ਼ਰ ਅੱਧੀ ਨੀ ਰਹੀ ਹੋਰ ਰੋ ਰੋ ਕੇ ਦੀਦੇ ਗਾਲੀ ਜਾਨੀ ਐੱ, ਬੱਸ ਕਰ, ਰੋਇਆ ਨਾ ਕਰ 
ਐਨਾ...... ਸਬਰ ਕਰ । ਮੌਢੇ ਤੋਂ ਨੀਵੀ" ਕੌਧ ਤੋਂ ਦਰਬਾਰੇ ਦੇ ਚਾਚੇ ਦਾ ਪੁੱਤ ਗੁਰਨਾਮ ਕੌਧ 
ਟੱਪ ਆਇਆ । ਦਰਬਾਰੇ ਨੂੰ ਬੈਠਾ ਵੇਖ ਕੇ ਉਹ ਇਕ ਦਮ ਭਮੱਤਰ ਗਿਆ । 

“ਉਇ ਰਖ ਲੈ ਉਇ ਬਾਈ. ..... ਪੱਟੇ ਗਏ ਸੀ ਜਮਾ ਈ--ਸ਼ੁਕਰ ਐ ਉਇ ਭਰਾਵਾ... 
ਹੇ ਮਾਰਾਜ ਤੂੰ ਬਹੁਤ- ਬਲੀ ਐ...... ।` ਉਹ ਧਾਹ ਕੇ ਦਰਬਾਰੇ ਨੂੰ ਚਿੰਝੜ ਗਿਆ ਜਿਵੇਂ' ਚੌਦਾਂ 
ਸਾਲ ਦਾ ਬਨਵਾਸ ਕੱਟ ਕੇ ਰਾਮ ਭਰਤ ਨੂੰ ਨਾ ਮਿਲਿਆ ਹੋਵੇ ਦਰਬਾਰਾ ਗੁਰਨਾਮ ਨੂੰ ਮਿਲਿਆ 
ਹੋਵੇ । “ਸ਼ੁਕਰ ਐ ਭਰਾਵਾ ਵਸਦਿਆਂ `ਚ ਹੋ ਗੇ- ਸੁਣਲੀ ਮਾਰਾਂਜ ਨੇ ।” ਗੁਰਨਾਮ ਨਾਲ ਰਾਜ਼ੀ 
ਖੁਸ਼ੀ ਦੀ ਗੱਲ ਕਰਨ ਮਗਰੋ ਉਸ ਨੇ ਦਸਿਆ ਕਿ ਦੋ ਮਹੀਨੇ ਪਿੰਡ ਦੇ ਹਕੀਮ ਨੇ ਉਸ ਦਾ ਇਲਾਜ 
ਕੀਤਾ । ਹਕੀਮ ਵੀ ਬੜਾ ਦਿਆਲੂ ਸੀ । ਦੇ ਮਹੀਨੇ ਉਹ ਖੇਤ ਵਿਚ ਰਿਹਾ । ਹਕੀਮ ਕਾਮਰੇਡ ਸੀ । 

“ਮੈ” ਤਾਂ ਕਹਿਨਾ ਘਰ ਘਰ ਇਹੋ ਜੇ ਜੰਮਣ ਨਹੀ' ਤਾਂ ਪਿੰਡ ਪਿੰਡ ਤਾਂ...... ।” ਦਰਬਾਰਾ 
ਹੋਰ ਜਜ਼ਬਾਤੀ ਹੋ ਗਿਆ । 


25 ਸਿਰਜਣਾ 


ਇੰ 


ਦੌ ਮਹੀਨਿਆਂ ਬਾਅਦ ਪਿੰਡ ਆ ਕੇ ਉਸ ਨੂੰ ਲਗਦਾ ਸੀ ਕਿ ਪਿੰਡ ਬਿਲਕੂਲ ਉਲਟ ਪੁਲੰਟ 
ਹੋ ਗਿਆ ਹੋਵੇਗਾ । ਉਥੋਂ ਦੇ ਲੌਕਾਂ ਨੇ ਉਸ ਦੀ ਖਾਤਰ ਪਤਾ ਨਹੀ” ਕੀ ਕੀਤਾ ਹੋਵੇਗਾ...... ਪਰ 
ਪਿੰਡ ਵਿਚ ਚੌਕੀ ਬੈਠਣ ਤੋ ਵੱਧ ਉਸ ਨੂੰ ਕੋਈ ਫ਼ਰਕ ਨਾ ਦਿਸਿਆ । ਕੋਈ ਅਦਲਾ ਬਦਲੀ 
ਨਾਂ ਜਾਪੀ । ਪੁਲਸ ਚੌਕੀ ਦਾ ਨਾਂ ਸੁਣ ਕੇ ਉਹ ਇਕ ਵਾਰ ਛੰਨੇ ਦੇ ਪਾਣੀ ਵਾਂਗ ਡੋਲ ਗਿਆ । 

“ਸ਼ੋਰ ! ਹੁਣ ਪੁਲਸ ਉਸ ਦਾ ਕੀ ਕਰ ਲਵੇਗੀ ਜਦਢੋਂ'...... ।` ਉਸ ਨੇ ਮਨ ਵਿਚ 
ਦੁਹਰਾਇਆ । ਲੌਕਾਂ ਨੂੰ ਤਾਂ ਉਸ ਨੂੰ ਮਰਿਆ ਸਮਝ ਕੇ ਭੌਗ ਪਾ ਦਿਤਾ ਸੀ--ਕਲ੍ਹ ਨੂੰ ਲੋਕ ਉਸਨੂੰ 
ਵੇਖਣਗੇ--ਆਖਣਗੇ ਦਰਬ-ਰੇ ਦਾ ਭੂਤ ਹੋਣੈ ..... ਤੇ ਉਸ ਨੂੰ ਥੋੜ੍ਹੀ ਕੁ ਹਾਸੀ ਆ ਗਈ । 

ਬੱਸ ਏਨੇ ਕੁ ਚਿਰ ਵਿਚ ਹੀ ਵੀਹੀ ਦਾ ਬੂਹਾ ਜ਼ੋਰ ਨਾਲ ਖੜਕਿਆ । ਫੋਰ ਹੌਰ ਜ਼ੋਰ ਦੀ । 
ਅੰਦਰ ਬੈਠੇ ਸਾਰੇ ਜਣਿਆਂ ਦੇ ਸਾਹ ਬੰਦ ਹੋ ਗਏ । ਜ਼ਰੂਰ ਕੋਈ ਚੱਕਰ ਸੀ--ਕੋਈ ਭਾਣਾ । 
ਦਰਬਾਰੇ ਨੇ ਕਿਧਰੇ ਲੁਕ ਜਾਣਾ ਚਾਹਿਆ । ਪੰਜ ਸੱਤ ਬੰਦੇ ਕੌਧਾਂ ਉਤੇ ਚੜ੍ਹੇ ਹੋਏ ਸਨ । ਕੋਠੇ ਉਤੇ 
ਵੀ ਬੰਦੇ ਸਨ । ਵੀਹੀ ਵਿਚੋਂ ਦਗੜ ਦਗੜ ਦੀਆਂ ਆਵਾਜ਼ਾਂ ਆ ਰਹੀਆਂ ਸਨ । ਦਸ ਬਾਰਾਂ ਖਾਕੀ 
ਦਿਓਂ ਕੱਦ ਅੰਦਰ ਲੰਘ ਆਏ ਸਨ--ਬੂਹਾ ਤੋੜ ਕੇ ਜਾਂ ਚੂਲਾਂ ਲਾਹ ਕੇ . ... 

ਦਰਬਾਰਾ ਭੱਜਣ ਲਈ ਅਹੁਲਿਆ ਪਰ ਖੇਡ ਵਿਚਲ ਚੁਕੀ ਸੀ । 

ਸਾਰੇ ਟੱਬਰ ਦੇ ਸਾਨ ਮਾਰੇ ਜਾ ਚੁੱਕੇ ਸਨ । '“ਹੁਣ ਕੀ ਕਰੀਏ ?£” ਸਭ ਦੀਆਂ ਨਿਗਾਹਾਂ 
ਨਿਰਉਤਰ ਝਾਕ ਰਹੀਆਂ ਸਨ ਤੇ ਕੁਝ ਕਰਨ ਦੀ ਕਾਹਲ ਵਿਚ ਸਨ । ਕਿਸੇ ਨੂੰ ਸੋਚਣ ਦਾ ਮੌਕਾ 
ਨਾਂ ਮਿਲਿਆ । ਕਿਸ਼ਨ ਦੀ ਚੀਕ ਦੇ ਨਾਲ ਹੀ ਸਾਰੇ ਟੱਬਰ ਵਿਚ ਕ੍ੁਰਲਾਹਟ ਮੱਚ ਗਿਆ । 

ਸਾਰਾ ਪਿੰਡ ਘੂਕ ਸੁੱਤਾ ਹੋਇਆ ਸੀ । ਸਿਪਾਹੀਆਂ ਦੇ ਬ੍ਰਟਾਂ ਦੀ ਦਗੜ ਦਗੜ, ਡਾਂਗਾਂ ਦਾ 
ਖੜਾਕ, ਰੋਣ ਕੁਰਲਾਣ ਦੀਆਂ ਅੰਬਰ ਪਾੜਵੀਆਂ ਆਵਾਜ਼ਾਂ ਪਿੰਡ ਦੇ ਉਪਰ ਮੰਡਲਾ ਰਹੀਆਂ ਸਨ 
ਜਿਵੇ' ਬੈਬਾਰ ਜਹਾਜ਼ ਸ਼ਾਂਤ ਪਿੰਡ ਦੀ ਹਵਾ ਵਿਚ ਜ਼ਹਿਰ ਘੋਲ ਰਹੇ ਸਨ । ਪਰ ਫਿਰ ਵੀ ਪਿੰਡ 
ਸ਼ਾਂਤ ਸੀ। 

ਪਿੰਡ ਵਿਚ ਅਮਨ ਅਮਾਨ ਕਾਇਮ ਸੀ । ਜਦ ਤੋਂ ਪਿੰਡ ਵਿਚ ਪੁਲਸ ਚੌਕੀ ਬੈਠੀ ਹੋਈ ਸੀ 
ਕੋਈ ਹਿੰਸਕ ਵਾਰਦਾਤ ਨਹੀ ਸੀ ਹੋਣ ਦਿਤੀ ਗਈ । 


ਗਵਰਨਮੈ'ਟ ਮਿਡਲ ਸਕ੍ਹਲ ਭੂਚੋ (ਬਠਿੰਡਾ) 
ਵਲ 


ਸਿਰਜਣਾਂ 25 


ਗ਼ਜ਼ਲ[ਹਰਭਜਨ ਸਿੰਘ ਹੁੰਦਲ 


ਤਲਵਾਰਾਂ ਦੀ ਚਰਚਾ ਕੀਤੀ ਪਰ ਤਲਵਾਰ ਉਠਾਈ ਨਾਂ 
ਬਿਜਲੀ ਨੂੰ ਅੱਖ ਮਾਰਨ ਵਾਲੀ ਕਰਕੇ ਗੱਲ ਵਿਖਾਈ ਨਾਂ । 


ਤੇਰੇ ਮੇਰੇ ਵਿਚੋਂ ਲੰਘਦੀ ਰੇਖਾ _ਵੈਰ-ਵਿਰੋਧਾਂ _ਦੀ 
ਇਸ ਰੇਖਾ ਨੂੰ ਮੋਟਣ ਵਾਲੀ ਘੜੀ ਸਵੱਲੀ ਆਈ ਨਾਂ । 


ਜਿੱਤਣ ਵੇਲੇ ਕਿੰਝ ਕਰੀਦਾ ਤੇ ਹਾਰਾਂ ਕੀ ਦੱਸਦੀਆਂ 
ਉਹ ਕੀ ਜਾਣੇ ਵਿਚ ਲੜਾਈ ਜਿਹਨੇ ਰੱਤ ਵਹਾਈ ਨਾਂ । 


ਤੱਤੇ ਲਹ ਦੀ ਕਵਿਤਾ ਲਿਖੀਏ ਐਦਰ ਵੜ ਕੇ ਗਾਈਦੀ 
ਡਰਦੇ ਮਾਰੇ ਵਿਚ ਰਿਸਾਲੇ ਆਪਾਂ ਕਦੇ ਛਪਾਈ ਨ । 


ਮਹਿਫਲ ਵੇਲੇ ਮਾਰ ਉਡਾਰੀ 'ਤੌਤੇ ਵੀ ਸੀ ਪਹੁੰਚ ਗਏ 
ਔਕੜ ਵੇਲੇ ਐਪਰ ਉਨਾਂ ਦਿੱਤੀ ਕਦੇ ਵਿਖਾਈ ਨਾ । 


ਜੇਬਾਂ ਕੱਟਣ ਵਾਲੇ ਹਰ ਥਾਂ ਪਹਿਰੇ ਉੱਤੇ ਬੈਠੇ ਠੇ 
ਤੇ ਹਾਲੀ ਵੀ ਹਾਕਮ ਕਹਿੰਦੇ ਕੀਤੀ ਕੋਈ ਕਮਾਈ ਨਾ । 


ਸੀਸ ਤਲੀ ਤੇ ਰੱਖਣ ਵਾਲੇ ਤਗਮੇ ਲਾਈ ਫਿਰਦੇ ਨੇ 
ਕਿਹੜਾ ਝੱਲਾ ਆਖ ਰਿਹਾ ਏ ਅਜੇ ਕਰਾਂਤੀ ਆਈ ਨਾ । 


ਸੁਣਿਆਂ ਹੁੰਦਲ ਕਵਿਤਾ ਕਹਿੰਦਾ ਤੇ ਗ਼ਜ਼ਲਾਂ ਵੀ ਲਿਖਦਾ ਹੈ 
ਪਰ ਮਹਿਫਲ ਵਿਚ ਆ ਕੇ ਉਹਨੇ ਸਾਨੂੰ ਕਦੇ ਸੁਣਾਈ ਨਾ । 


ਪਿੰਡ ਫੱਤ੍ਰਚੱਕ, ਡਾਕਖਾਨਾ ਢਿਲਵਾਂ, ਜ਼ਿਲਾ ਕਪੂਰਥਲਾ 


ਨ 
ਸਿਰਜਣਾ 


ਲੇਖ ਡੇ ਲੇਖਾ/ਬਲਜੀਤ ਬਾਸੀ 


ਜਦ ਸਾਰੀ ਛੁੱਟੀ ਹੋਣ ਦਾ ਵੇਲਾ ਹੋਇਆ ਤਾਂ ਮਾਸਟਰ ਜੀ ਨੇ ਸਾਰੇ ਬੱਚਿਆਂ ਨੂੰ ਕਤਾਰਾਂ 
ਵਿਚ ਖਲਿਆਰ ਕੇ ਮੈਨੂੰ ਛੀਕੇ ਦਾ ਪਹਾੜਾ ਬੁਲਾਉਣ ਲਈ ਆਖਿਆ । ਇਕ ਲੈਅ ਵਿਚ ਮੈ 
ਬੋਲਣਾ ਸ਼ੁਰੂ ਕੀਤਾ, “ਬਰਕਤ ਛੀਕਾ ਛੀਕਾ, ਦੋ ਛੀਕੇ ਬਾਰਾਂ ।' ਵਿਦਿਆਰਥੀਆਂ ਇਕ ਗੂੰਜਵੀ' 
ਆਵਾਜ਼ ਵਿਚ ਇਕਸਰ ਹੋ ਕੇ ਕਿਹਾ “ਬਰਕਤ ਛੀਕਾ ਛੀਕਾ, ਦੇ ਛੀਕੇ ਬਾਰਾਂ ।” ਮੈ ਡਟ ਕੇ 
ਅੱਗੋ ਬੋਲਿਆ, ''ਤਿੰਨ ਛੀਕੇ “ਠਾਰਾਂ, ਚਾਰ ਛੀਕਾ ਚੌਵੀ” । ਪਰ ਜਿਸ ਦੌਰਾਨ ਵਿਦਿਆਰਥੀ 
ਇਸਨੂੰ ਦੁਹਰਾ ਰਹੇ ਸਨ, ਮੈ ਮਨ ਵਿਚ ਯਾਦ ਕਰ ਰਿਹਾ ਸਾਂ, ਪੌਜ੍ਹ ਛੀਕਾ ਕਿੰਨੇ ਹੁੰਦੇ ਹਨ £ 
ਦਿਮਾਗ `ਚੋਂ ਕੋਈ ਵੀ ਪ੍ਰਤੀਬਿੰਬ ਨਾ ਜਾਗਿਆ । ਅੱਖਾਂ ਅੱਗੇ ਹਨੇਰਾ ਤੇ ਭੰਬ੍ਹ ਤਾਰੇ ਦਿਸਣ ਲੱਗੇ । 
“ਪੈਜੂ ਛੀਕਾ ਕਿੰਨੇ ਹੁੰਦੇ ਹਨ $' ਲੱਤਾਂ ਕੰਬਣ ਲੱਗੀਆਂ, ਨਜ਼ਰਾਂ ਅਧਿਆਪਕ ਵਲ ਤਕ 
ਰਹੀਆਂ ਸਨ ਜੋ ਕਿ ਹੱਥ ਵਿਚ ਟੁੱਟੀ ਕੁਰਸੀ ਦੀ ਚਪਟੀ ਲਈ ਲਗਾਤਾਂਰ ਮੇਰੇ ਵਲ ਵੇਖੀ ਜਾ 
ਰਿਹਾ ਸੀ ! ਉਸਦੀਆਂ ਅੱਖਾਂ ਜਿਵੇ" ਉਬਲ ਰਹੀਆਂ ਹੋਣ । ਮੇਰੇ ਮਨ ਵਿਚ ਪੌਜੂ ਛੀਕਾ, ਪੌਜੂ ਛੀਕਾ 
ਦੀ ਹਨੇਰੀ ਚਲ ਰਹੀ ਸੀ ਪਰ ਅੱਗੇ ਕੁਝ ਵੀ ਔੜਦਾ ਨਹੀਂ” ਸੀ । ਮੱਥੇ ਅਤੇ ਪੈਰਾਂ 'ਤੇ ਤ੍ਰੇਲੀ ਦੀਆਂ 
ਬੂੰਦਾਂ ਉਤਰ ਆਈਆਂ । ਸੰਘ ਵਿਚ ਜਿਵੇ" ਜਾਲਾ ਫ਼ਸ ਗਿਆ ਹੋਵੇ । ਵਿਦਿਆਰਥੀ “ਚਾਰ ਛੀਕਾ 
ਚੌਵੀ` ਮੁਕਾ ਕੇ ਮੇਰੇ ਵਲ ਬਿਟ ਬਿਟ ਤਕ ਰਹੇ ਸਨ । 

ਇਹ ਸਭ ਕ੍ਝ ਜਿਵੇਂ ਇਕ ਫ਼ੌਰ ਵਿਚ ਹੀ ਵਰਤ ਗਿਆ ਹੋਵੇ । ਤੇ ਚਾਣਚਕ ਘਗਿਆਈ 
ਆਵਾਜ਼ ਵਿਚ ਮੇਰੇ ਮੂੰਹੋਂ ਨਿਕਲਿਆ, _“ਪੰਜੂ ਛੀਕਾ, ਉੱ......ਉੱ..... ਉੱ......” 
ਵਿਦਿਆਰਥੀ ਉਚੀ ਆਵਾਜ਼ `ਚ ਖਿੜ ਖਿੜਾਕੇ ਹੱਸ ਪਏ, ਇਕ ਸੁਰ ਵਿਚ ! ਪਰ ਅਧਿਆਪਕ 
ਚਪਟੀ ਲੈ ਕੇ ਮੇਰੀ ਵਲ ਨੂੰ ਇੰਝ ਵਧਿਆ ਜਿਵੇਂ” ਮੈਨੂੰ ਖਾ ਜਾਣਾ ਹੋਵੇ ਤੇ ਆਉਂਦਿਆਂ ਹੀ ਮੋਰੀ 
ਪਿੱਠ ਵਿਚ ਖੈਜ ਛੇ ਚਪਟੀਆਂ ਸੇਕ ਦਿੱਤੀਆਂ । ਮੈਨੂੰ ਕੋਮਲ ਵੇਖਕੇ ਭਾਵੇ" ਬਹੁਤੀ ਜ਼ੋਰ ਨਾਲ 
ਨਹੀ ਮਾਰਿਆ ਪਰ ਫ਼ਿਰ ਵੀ ਉਮਰ ਦਾ ਤਕਾਜ਼ਾ ਸੀ, ਮੇਰੀਆਂ ਲੌਰਾਂ ਨਿਕਲ ਗਈਆਂ । ਸਾਰੇ 
ਵਿਦਿਆਰਥੀ ਸਹਿਮ ਗਏ, ਇਕ ਚੁੱਪ ਚਾਂ ਵਿਚ ਜਿਵੇ ਉਹ ਮੂਰਤੀਆਂ ਬਣ ਗਏ ਹੌਣ । ਪਰ ਮੈ 
ਬੜੀ ਬੇਦਰਦੀ ਨਾਲ ਅਧਿਆਪਕ ਦੇ ਹਵਾਲੇ ਸੀ । ਉਸਨੇ ਮੈਨੂੰ ਪਹਿਲਾਂ ਮੋਢਿਆਂ ਤੋ ਝੰਜੋੜਿਆ, 
ਫਿਰ ਧਕੇਲਦਾ ਧਕੇਲਦਾ ਪਿਛਲੀ ਕਤਾਰ ਵਿਚ ਲੈ ਗਿਆ ਤੇ ਫ਼ਿਰ ਜ਼ੋਰ ਦੀ ਧੱਕਾ ਮਾਰਕੇ 
ਲਗਭਗ ਦੋ ਤਿੰਨ ਵਿਦਿਆਰਥੀਆਂ ਦੇ ਉਪਰ ਹੀ ਚੁੱਕ ਮਾਰਿਆ ! ਵਿਚਕਾਰਲੀ _ਕਤਾਂਰ ਵਿਚ 
ਇਕ ਜਣੇ ਵਲ ਇਸ਼ਾਰਾ ਕਰਦੇ ਹੋਏ ਫ਼ਿਰ ਉਸ ਗਰਜ ਕੇ ਕਿਹਾ, “ਚਲ ਉਏ ਇਕਬਾਲ ਤੂੰ 
ਬੋਲ ਛੀਕੇ ਦਾ ਪਹਾੜਾਂ” ਤੇ ਆਪ ਚਪਟੀ ਲੈਕੇ ਆਪਣੇ ਪੱਟਾਂ 'ਚ ਪੌਲੋਂ ਪੋਲ ਮਾਰਦਿਆਂ ਹੋਇਆਂ 
ਜਮਾਤ ਦੁਆਲੇ ਭੌਣ ਲਗ ਪਿਆ, ਜਿਵੇ ਉਹ ਬਾਦਸ਼ਾਹ ਹੋਵੇ ਬੱਚਿਆਂ ਦੀ ਇਸ ਛੋਟੀ ਜਿਹੀ 
ਸਲਤਨਤ ਦਾਂ । 


ਸਿਰਜਣਾ 27 


ਲਾਲ ਰੌਗ ਦੀ ਫ਼ਟੀ ਹੋਈ ਪੱਗ, ਘਸਮੈਲਾ ਜਿਹਾ ਕੁੜਤਾ ਤੇ ਤੇੜ ਇਸੇ ਰੈਗ ਦਾ ਕੱਛਾਂ 
ਪਹਿਨੇ ਹੋਏ ਚਿੱਟੇ ਚਿੱਟੇ ਥੰਮ੍ਹਾਂ ਵਾਲੋਂ ਚਿਹਰੇ ਵਾਲਾ ਗ਼ਰੀਬੜਾ ਜਿਹਾ ਇਕਬਾਲ ਹਿੱਕ ਤਾਣ ਕੇ 
ਵਿਚਕਾਰਲੀ ਕਤਾਰ 'ਚੋ ਇੰਝ ਨਿਕਲਿਆ ਜਿਵੇ“ ਬਹੁਤ ਵੱਡੀ ਕ੍ਰਬਾਨੀ ਦੇਣ ਜਾ ਰਿਹ/ ਹੌਵੇ 
ਤੇ ਜਿਸ ਲਈ ਉਹ ਪੂਰੀ ਤਰ੍ਹਾਂ ਤਿਆਰ ਹੋਵੇ । ਇਕ ਰਾਗ ਜਹੇ ਵਿਚ, ਇਕ ਮਸਤੀ ਵਿਚ ਪਰ 
ਪੂਰੀ ਜੁਸ਼ੀਲੀ ਆਵਾਜ਼ ਵਿਚ ਉਹ ਮਾਨੋ ਪਹਾੜਾ ਕਹਾ ਨਹੀ` ਗਾ_ਰਿਹਾ ਹੋਵੇ । ਉਸਦੀਆਂ ਅੱਖਾਂ 
ਲਿਸ਼ਕ ਰਹੀਆਂ ਸਨ ਤੇ ਜਿਉ” ਜਿਉ ਉਹ ਪਹਾੜਾ ਗਾਉੱਦਾ ਸੀ, ਅਧਿਆਪਕ ਲੌਰ ਵਿਚ ਆਪਣੇ 
ਪੱਟਾਂ ਤੇ ਚਪਟੀਆਂ ਮਾਰਦਾ ਹੋਰ ਤੇਜ਼ੀ ਨਾਲ ਘੁੰਮ ਰਿਹਾ ਸੀ । ਮੈਂ ਪਿਛੇ ਖੜਾ ਸਿਸਕੀਆਂ ਤੇ ਸਿਸਕੀਆਂ 
ਭਰੀ ਜਾ ਰਿਹਾ ਸਾਂ ਪਰ ਪਹਾੜੇ ਦੇ ਬੋਲ ਮੈਨੂੰ ਬਾਕੀਆਂ ਦੇ ਨਾਲ ਕਹਿਣੇ ਪੈਂਦੇ ਸਨ । ਇਹੋ ਜਹੀ 
ਦਰਦੀਲੀ ਤੋਂ ਅਜੀਬ ਜਹੀ ਮੇਰੀ ਆਵਾਜ਼ ਨਿਕਲ ਰਹੀ ਸੀ ਜਿਸ ਵਿਚ ਆਵਾਜ਼ ਦੇ ਨਾਲ ਕਈ 
ਵਾਰੀ ਹਉਕੇ ਭਰੇ ਹੁੰਦੇ ਹਨ । ਇਕਬਾਲ ਜਦੋ ਸਾਰਾ ਪਹਾੜਾ ਸਫਲਤਾ ਪੂਰਵਕ ਸਮਾਪਤ ਕਰ 
ਚੁੱਕਾ ਤਾਂ ਇਕ ਜੇਤ੍ਹ ਐਦਾਜ਼ ਵਿਚ ਮੌਰੇ ਵਲ ਦੇਖਦਾ ਹੋਇਆ ਆਪਣੀ ਥਾਂ ਤੇ ਜਾ ਖਲੋਇਆ । 
ਅਧਿਆਪਕ ਨੇ ਉਸਨੂੰ ਸ਼ਾਬਾਸ਼ ਦਿਤੀ ਤੇ ਮੇਰੇ ਵਲ ਮੂੰਹ ਕਰਕੇ ਆਖਿਆ, '“ਯਾਦ ਕਰਕੇ ਆਈ" 
ਓਏ ਕੱਲ ਨੂੰ...ਖੜਾ ਹਿੜਕ ਹਿੜਕ ਕਰਨ ਡਿਹਾ ਹੋਇਆਂ ਏ' ।' ਬੜੀ ਮੁਸ਼ਕਲ ਨਾਲ ਮੇਰੇ ਮੂੰਹ 
ਵਿਚੋ 'ਅੱਛ' ਜੀ` ਨਿਕਲਿਆ--ਜਾਣੋ ਮੈ _ਫ਼ਿਸ ਹੀ ਪੈਣ ਲੱਗਾ ਸੀ ਕਿ ਘੰਟੀ ਵੱਜ ਗਈ । 
ਸਾਰੇ ਬੱਚੇ ਇੱਲਾਂ ਵਾਂਗ ਬਸਤੇ ਚੁਕ ਕੇ ਭੱਜ ਤੁਰੇ । 

ਢਹਿੰਦੀਆਂ ਕਲਾਂ ਵਿਚ ਮੈ ਵੀ ਆਪਣਾ ਬਸਤਾ ਚੁਕ ਝੂਠਾ ਝੂਠਾ ਜਿਹਾ ਬਾਹਰ ਨੂੰ ਹੋ 
ਤੁਰਿਆ । ਕੁਝ ਅੱਗੇ ਜਾ ਕੇ ਇਕਬਾਲ ਮੇਰੇ ਨਾਲ ਰਲ ਗਿਆ । ਕਿੰਨੀ ਹੀ ਦੂਰ ਤਕ ਅਸੀ ਇਕ 
ਦੂਸਰੇ ਨਾਲ ਬੋਲੇ ਨਹੀ । ਉਸਨੂੰ ਆਪਣੇ ਨਾਲ ਨਾਲ ਤੁਰਦੇ ਹੋਏ ਨੂੰ ਮੈਂ ਆਪਣੀ ਛਾਂ ਦੀ ਤਰ੍ਹਾਂ 
ਫ਼ਜ਼ੂਲ ਸਮਝ ਰਿਹਾ ਸੀ, ਸਗੋ" ਜਾਪਦਾ ਸੀ ਜਿਵੇ ਉਹ ਮੈਨੂੰ ਚਿੜ੍ਹਾਉਣ ਲਈ ਨਾਲ ਤੁਰਿਆ ਹੋਵੇ । 

ਇਕਬਾਲ ਨਾਲ ਸੰਬੰਧਿਤ ਪਹਿਲੀ ਜਮਾਤ ਦੀ ਮੈਨੂੰ ਹੋਰ ਕੋਈ ਖਾਸ ਗੱਲ ਯਾਦ ਨਹੀ ਆ 
ਰਹੀ । ਪਰ ਇਹ ਗੱਲ ਨਿਸਚਤ ਜਾਪਦੀ ਹੈ ਕਿ ਸਾਡੀ ਦੋਹਾਂ ਦੀ ਦੋਸਤੀ ਉਸ ਦਿਨ ਤੋਂ ਹੋ 
ਗਈ ਸੀ । ਮੇਰੀ ਸ਼ਕਲ ਸੂਰਤ, ਪਹਿਰਾਵੇ ਤੇ ਸਲੀਕੇ ਤੋ ਉਸਨੇ ਜਾਣ ਲਿਆ ਹੋਵੇਗਾ ਕਿ ਮੈ” 
“ਚੰਗੇ ਘਰੋਂ` ਹਾਂ ਤੇ ਇਸ ਵਿਚ ਇਕ ਤਰਸ ਦੀ ਭਾਵਨਾ ਮਿਲ ਜਾਣ ਕਾਰਨ ਉਸਨੇ ਮੈਨੂੰ ਦੋਸਤ 
ਵਜੋ ਅਪਣਾ ਲਿਆ ਸੀ । ਮੇਰੇ ਲਈ ਉਸਨੂੰ ਦੋਸਤ ਬਣਾਉਣਾ ਵੀ ਤਾਂ ਭਾਗਾਂ ਵਾਲੀ ਗੱਲ 
ਹੀ ਸੀ । 

ਪਹਿਲੀ ਜਮਾਤ ਵਿਚ ਇਸ ਤੋ ਬਾਅਦ ਤੇ ਅਗਲੀਆਂ ਤਿੰਨ ਜਮਾਤਾਂ ਦੌਰਾਨ ਮੈ ਭਾਂਵੇ 
ਬਹੁਤ ਹੁਸ਼ਿਆਰ ਵਿਦਿਆਰਥੀ ਸਾਬਤ ਹੋਇਆ ਪਰ ਇਕਬਾਲ ਦੀ ਅਜਿਹੀ ਧਾਂਕ ਜੰਮ ਗਈ ਸੀ 
ਕਿ ਉਹ ਅਜਿੱਤ ਜਾਪਦਾ ਸੀ । ਮੇਰੇ ਮਨ ਦੇ ਧੁਰ ਐਦਰ ਜਿਵੇ“ ਉਹ ਘਰ ਕਰਕੇ ਮੋਰੇ ਵਿਅਕਤਿਤਵ 
`ਤੇ ਹਾਵੀ ਹੋ ਗਿਆ ਸੀ । ਏਥੋਂ ਤਕ ਕਿ ਉਹ ਜਿਵੇ ਮੇਰਾ ਇਕ ਲਘੂ ਆਦਰਸ਼ ਹੀ ਬਣ 
ਗਿਆ ਸੀ । 

ਚੌਥੀ ਜਮਾਤ ਤਕ ਮੈ ਤੇ ਇਕਬਾਲ ਜਮਾਤ ਦੇ ਮਨੀਟਰ ਰਹੇ । ਪਰ ਮੈ" ਹਮੇਸ਼ਾ ਜਾਂ ਤਾਂ 
ਛੋਟਾ ਮਨੀਟਰ ਹੁੰਦਾ ਸੀ ਜਾਂ ਉਸਦੀ ਗ਼ੈਰ-ਹਾਜ਼ਰੀ ਵਿਚ ਮੁਖ-ਮਨੀਟਰੀ ਕਰਦਾ ਸਾਂ । ਵਿਦਿਆਰਥੀ 
ਮੌਰੇ ਰੁਹਬ ਹੇਠਾਂ ਨਹੀ" ਸੀ ਆਉਦੇ । ਇਕਬਾਲ ਨਾਲ ਹਮੇਸ਼ਾ ਮੈਨੂੰ ਇਕ ਚਿੜ੍ਹ ਤੇ ਕਿੜ ਰਹੀ, 


28 ਸਿਰਜਣਾ 


ਪਰ ਅਜੀਬ ਗੱਲ ਸੀ ਕਿ ਉਹ ਮੈਨੂੰ ਇਕ ਹੀਰੋ ਭਾਂਤੀ ਵੀ ਜਾਪਦਾ ਸੀ । ਲਗਦਾ ਸੀ ਜਿਵੇ' ਮਨੁੱਖ 
ਨੂੰ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ । 

ਹਿਸਾਬ ਦਾ ਕੋਈ ਸਵਾਲ ਹੋਵੇ, ਮਾਸਟਰ ਜੀ ਨੇ ਰਕਮ ਲਿਖਾਈ ਨਹੀ ਤੇ ਇਕਬਾਲ ਦੋ 
ਮਿੰਟ ਵਿਚ ਸਵਾਲ ਕਢਕੇ ਖੜਾ ਨਹੀ ਹੋਇਆ । ਫਿਰ ਮਾਸਟਰ ਜੀ ਉਸਦਾ ਸਵਾਲ ਦੇਖਕੇ 
ਉਸਨੂੰ ਬਾਰੀਆਂ ਦੇ ਸਵਾਲ ਦੇਖਣ ਲਈ ਆਦੇਸ਼ ਕਰਦੇ । ਮੈਨੂੰ ਨਹੀਂ ਯਾਦ ਆਉਂਦਾ ਕਿ ਮੈ” 
ਇਕ ਵਾਰੀ ਵੀ ਉਸਤੋਂ ਪਹਿਲਾਂ ਸਵਾਲ ਕਢਿਆ ਹੋਏ । ਬਹੁਤ ਵਾਰ ਉਚੇਚੀ ਕੋਸ਼ਿਸ਼ ਕੀਤੀ ਪਰ 
ਹਫੜਾ ਦਫੜੀ ਵਿਚ ਗ਼ਲਤ ਹੱਲ ਕਢਕੇ ਉਸ ਤੋਂ ਪਹਿਲਾਂ ਅਧਿਆਪਕ ਅੱਗੇ ਲਿਜਾਂਦਾ ਪਰ ਅੱਗੋਂ 
ਹਮੋਸ਼ਾ ਸ਼ਰਮਿੰਦਗੀ ਤੇ ਨਮੌਸ਼ੀ ਸਹਿਣੀ ਪੇੱਦੀ । 

ਮੈਂ ਅਕਸਰ ਸੋਚਦਾ ਰਹਿੰਦਾ ਕਿ ਇਕਬਾਲ ਕਿਉ” ਹੈਂ £ ਜੋਕਰ ਉਹ ਨਾ ਹੁੰਦਾ ਤਾਂ ਜਮਾਤ 
ਵਿਚ ਮੋਰੀ ਬੁੱਲੇ ਬੱਲੋਂ ਹੁੰਦੀ । ਪਰ ਅਜੀਬ ਗੱਲ ਸੀ ਕਿ ਉਹ ਮੈਨੂੰ ਪਿਆਰਾ ਪਿਆਰਾ ਵੀ ਲਗਦਾ । 
ਮੈਨੂੰ ਲਗਦਾ ਉਹ ਇਕ ਮਸ਼ੀਨ ਸੀ ਜੌ ਨਿਰੋਲ ਹਿੰਦਸਿਆਂ ਦੀ ਬਣੀ ਹੋਈ ਹੈ । ਪਰ ਉਹ ਇਕ 
ਤਿਤਲੀ ਦੀ ਤਰ੍ਹਾਂ ਸੁਹਣਾ ਵੀ ਸੀ ਜੋ ਫੜਿਆ ਨਹੀਂ' ਸੀ ਜਾਂਦਾ । 

ਪਤਾ ਨਹੀ` ਇਸ ਗੱਲ ਦਾ ਮੁੱਢ ਕਿਵੇ' ਤੇ ਕਦੋ ਬੱਝਾ ਹੋਏ ਪਰ ਸਾਡੇ ਸੈਬੈਧਾਂ ਵਿਚ ਇਕ 
ਕੌਮਲਤਾ ਤੇ ਖ਼ੂਬਸੂਰਤੀ ਵੀ ਪ੍ਰਵੇਸ਼ ਕਰ ਗਈ ਸੀ । ਛੁੱਟੀ ਹੁੰਦੀ ਤਾਂ ਅਸੀਂ ਦੋਵੇਂ ਇਕਠੇ ਗੱਲਾਂ 
ਬਾਤਾਂ ਕਰਦੇ ਘਰਾਂ ਵਲ ਨੂੰ ਜਾਂਦੇ । ਜਿਥੋਂ ਸਾਡੇ ਆਪੋ ਆਪਣੇ ਘਰਾਂ ਨੂੰ ਰਾਹ ਛੁਟਦੇ ਸਨ, ਅਸੀ” 
ਇਕ ਦੂਜੇ ਨੂੰ ਮੁਸਕਰਾਂਦੇ “ਜੈ ਹਿੰਦ' ਕਹਿੰਦੇ ਤੇ ਨਿਖੜ ਜਾਂਦੇ । 

ਵਿਆਜ, ਖੇਤਰਫਲ ਤੇ ਲਾਭ ਹਾਨੀ ਦੇ ਸਵਾਲ ਉਹ ਫਟਾ ਫਟ ਕਢ ਦਿੰਦਾ ਸੀ । “ਕੈਮ 
ਤੇ ਦਿਨਾ ਦੇ ਸਵਾਲ ਮੈਨੂੰ ਬੜੇ ਹੀ ਜਟਿਲ ਜਾਪਦੇ ਸਨ । ਮੈਨੂੰ ਇਹੋ ਜਿਹੇ ਸਵਾਲਾਂ ਵਿਚ ਬੜੋਂ 
ਹੀ ਵਿਰੋਧਾਭਾਸ ਨਜ਼ਰ ਆਉਂਦੇ ਤੇ ਜਦ ਵ ਅਧਿਆਪਕ ਨੇ ਇਹੋ ਜਹੇ ਸਵਾਲ ਲਿਖਾਉਣੇ ਮੇਰੀ 
ਬੁਧੀ ਚਕਰਾ ਜਾਂਦੀ । ਪਰ ਇਕਬਾਲ ਲਈ ਇਹ ਸਵਾਲ ਜਿਵੇ ਸਾਧਾਰਨ ਜਮ੍ਹਾਂ ਘਟਾਉ ਦੇ 
ਤੁਲ ਹੀ ਸਨ । ਕਿਥੋਂ ਉਹ ਗੁੰਝਲਾਂ ਝਟ ਪਟ ਹੀ ਫੜ ਲੈੱਦਾ ਸੀ, ਮੈਂ ਢੋਗ ਰਹਿ ਜਾਂਦਾ । 

ਇਕ ਵਾਰੀ ਚੌਥੀ ਦੇ ਅਧਿਆਪਕ ਨੇ 'ਕੰਮ ਤੇ ਦਿਨ ਦਾ ਇਕ ਬੜਾ ਹੀ ਕਠਿਨ ਸਵਾਲ 
ਲਿਖਾਇਆ । ਇਬਾਰਤ ਲਿਖਾਕੇ ਉਸਨੇ ਮੈਨੂੰ ਤੇ ਇਕਬਾਲ ਨੂੰ ਕਿਹਾ ਕਿ ਅਸੀ ਆਪ ਸਵਾਲ 
ਹੱਲ ਕਰ ਲੈਣ ਤੋ ਬਾਦ ਦੋ ਦੋ ਕਤਾਰਾਂ ਦੇ ਸਵਾਲ ਦੇਖੀਏ । ਇਹ ਆਦੇਸ਼ ਦੇ ਕੇ ਉਹ ਆਪ 
ਚਾਹ ਪੀਣ ਚਲਾ ਗਿਆ । ਸਵਾਲ ਕਢਣ ਉਪਰੈਤ ਅਸੀਂ ਆਪਣੀ ਆਪਣੀ ਮਨੀਟਰੀ ਦੇ ਖੇਤਰ 
ਵਿਚ ਆਉਂਦੀਆਂ ਕਤਾਰਾਂ ਦੇ ਸਵਾਲ ਦੇਖਣ ਲਗ ਪਏ । ਕਰੀਬ ਦਸ ਮਿੰਟ ਵਿਚ ਇਕਬਾਲ ਦੇ 
ਸਾਰੇ ਮੁੰਡਿਆਂ ਨੇ ਆਪਣੇ ਆਪਣੇ ਸਵਾਲ ਦਿਖਾ ਲਏ ਤੇ ਉਹ ਬੌਠ ਗਏ । ਪਰ ਮੇਰੀਆਂ ਕਤਾਰਾਂ 
ਦੇ ਕਿਸੇ ਮੁੰਡੇ ਨੇ ਵੀ ਸਵਾਲ ਠੀਕ ਨਾ ਕਢਿਆ। ਮੈ ਉਹ ਸਾਰੇ ਹੀ ਖੜ ਕਰ ਦਿਤੇ । ਉਹ 
ਖੜੇ ਖੜੇ ਮ੍ਰੈਰ ਵਿਚ ਸਲੇਟੀਆਂ ਪਾ ਪਾ ਸੋਚਦੇ, ਫਿਰ ਉੱਗਲਾਂ ਤੇ ਗਿਣਦੇ, ਕ੍ਰਝ ਲਿਖਦੇ, ਮੇਟਦੇ, 
ਚੌਰ ਅੱਖ ਨਾਲ ਮੇਰੇ ਵਲ ਵੇਖਦੇ ਤੋ ਇਕ ਲੰਬੀ ਸਾਰੀ ਲਕੀਰ ਜਹੀ ਵਾਹ ਕੇ ਮੇਰੇ ਵਲ ਆਉਂਦੇ 
ਪਰ ਸਵਾਲ ਫਿਰ ਗ਼ਲਤ ਹੁੰਦਾ । ਮੈ ਤੇ ਇਕਬਾਲ ਆਪੋ ਵਿਚ ਗੱਪਾਂ ਮਾਰਨ ਰੁਝ ਗਏ । ਕਿੰਨਾ 
ਹੀ ਸਮਾਂ ਬੀਤ ਗਿਆ ਪਰ ਕੋਈ ਵੀ ਸਵਾਲ ਠੀਕ ਨਾ ਕਢ ਸਕਿਆ । ਇਕਬਾਲ ਮੌਰੇ ਤੇ 
ਵਿਐਗ ਕਰੇ ਕਿ ਮੇਰੇ ਮੈਡੇ ਕਿੰਨੇ ਨਾਲਾਇਕ ਹਨ । ਵਿਦਿਆਰਥੀਆਂ ਦੀਆਂ ਲੱਤਾਂ ਥੱਕ ਗਈਆਂ 


ਸਿਰਜਣਾ 29 


ਸਨ ਤੇ ਉਹ ਬਾਰੀ ਬਾਰੀ ਉਪਰ ਨੂੰ ਚੁੱਕਦੇ ਸਨ । 

ਆਖਰਕਾਰ ਅਧਿਆਪਕ ਵੀ 'ਚਾਹ ਪੀ ਕੇ ਆ ਗਿਆ । ਉਸਨੇ ਆਉਂਦਿਆਂ ਹੀ ਸਾਰੇ 
ਖੜੇ ਮੁੰਡਿਆਂ ਨੂੰ ਤੱਕਕੇ ਨਾ ਆ ਦੇਖਿਆ ਨਾ ਤਾਅ, ਵੱਟ ਵੱਟ ਕੇ ਪਹਿਲੇ ਹੀ ਮੁੰਡੇ ਦੇ ਚਪੇਂੜਾਂ 
ਮਾਰਨੀਆਂ ਸ਼ੁਰੂ ਕਰ ਦਿਤੀਆਂ _ਤੇ ਸਲੋਟ ਖੋਹਕੇ ਉਸਦਾ ਸਵਾਲ ਦੇਖਣ _ਲਗ ਪਿਆ 
ਪਰ ਉਹ ਤਾਂ ਠੀਕ ਸੀ । ਇਸ ਤੋਂ ਬਾਅਦ ਸਾਰਿਆਂ ਵਿਦਿਆਰਥੀਆਂ ਦੇ ਸਵਾਲ ਦੇਖੋ, ਉਹ ਸਭ 
ਠੀਕ ਸਨ । ਮੈਂ ਇਕ ਦਮ ਜਾਣ ਗਿਆ ਕਿ ਸਵਾਲ ਮੈ ਹੀ ਗ਼ਲਤ ਕਢਿਆ ਹੈ ਤੇ ਆਪਣੇ 
ਗ਼ਲਤ ਜਵਾਬ ਨਾਲ ਹੀ_ਬਾਕੀਆਂ ਦੇ ਮਿਲਾ ਰਿਹਾ ਸਾਂ । ਮਾਸਟਰ ਨੇ ਮੇਰੀ ਵਲ ਆਉ ਦਿਆਂ 
ਕੜਕ ਕੇ ਕਿਹਾ, '“'ਇੰਨ੍ਹਾਂ ਨੂੰ ਕਿਉ” ਖੜਾ ਕੀਤਾ ਈ ਓਏ $£ ਕਰ ਆਪਣੀ ਸਲੋਟ ਉਰੇ ।`' 
ਭਿੱਜੀ ਹੋਈ ਬਿੱਲੀ ਦੀ ਤਗ੍ਰਾਂ ਮੈਂ ਸਹਿਮ ਗਿਆ, ਹੁਣ ਵੀ ਗਿੱਚੀ `ਚ ਪਈਆਂ, ਹੁਣ ਵੀ ਪਈਆਂ । 
ਪਰ ਮਨੀਟਰ ਰੋਣ ਕਾਰਨ ਮੇਰਾ ਜਿਹੜਾ “ਪਰੈਸਟੀਜ' ਬਣ ਚੁੱਕਾ ਸੀ ਮਾਸਟਰ ਜੀ ਨੇਂ 
ਸ਼ਾਇਦ ਉਸਨੂੰ ਠੇਸ ਪਹੁੰਚਾਣੀ ਜਾਇਜ਼ ਨਹੀਂ ਸਮਝੀ । ਉਸਨੇ ਗੁੱਸਾ ਵਿਚ ਹੀ ਪੀ ਕੇ ਮੈਨੂੰ 
ਕੋਵਲ ਏਨਾ ਹੀ ਕਿਹਾ, “ਸਹੁਰਿਆ ਮੁੰਡਿਆਂ ਨੂੰ ਐਵੇਂ ਖੜਿਆਂ ਕਰ ਛੱਡਿਆ, ਹੌਰ ਨਹੀਂ' ਤਾਂ 
ਇਕਬਾਲ ਨਾਲ ਹੀ ਜਵਾਬ ਮਿਲਾ ਲੈਦਾ ।”ਮਨ ਵਿਚ ਮੈਂ ਪਾਣੀ ਪਾਣੀ ਹੋ ਰਿਹਾ ਸਾਂ । 
ਇਕਬਾਲ ਸਾਹਮਣੇ ਮੈ ਜਿਵੇ ਬਹੁਤ ਹੀ ਤੁਛ ਜਹੀ ਚੀਜ਼ ਬਣ ਗਿਆ ਹੋਵਾਂ, ਇਕ ਗਿਠਮੁਠੀਆ 
ਜਿਸਦਾ ਇਕਬਾਲ ਨਾਲ ਕੋਈ ਟਾਕਰਾ ਨਹੀਂ” ਸੀ ! ਅਗਲੇ ਦਿਨ ਕੋਈ ਵੀ ਵਿਦਿਆਰਥੀ ਮੇਰੀਆਂ 
ਕਤਾਰਾਂ .ਵਿਚ ਬਹਿਣ ਲਈ ਤਿਆਰ ਨਾਂ ਹੋਏ । ਟੱਪ ਟੱਪਕੇ ਸਭ ਇਕਬਾਲ ਦੀ ਕਤਾਰ 
ਵਲ ਨੂੰ ਹੀ ਭੱਜਣ । 

ਉੱਝ ਸਾਡੀ ਆਪਸੀ ਦੋਸਤੀ ਉਸੇ ਤਰ੍ਹਾਂ ਪ੍ਰਫ੍ਲਿਤ ਹੁੰਦੀ ਰਹੀ ਪਰ ਮਾਨਸਿਕ ਤੌਰ ਤੇ 
ਮੈਂ ਜ਼ਰੂਰ ਉਸਤੋਂ ਦੂਰ ਹੁੰਦਾ ਜਾ ਰਿਹਾ ਸਾਂ ਜਾਂ ਸ਼ਾਇਦ ਨੇੜੇ ਕਿਉਂਕਿ ਉਹ ਮੇਰੇ ਮਨ ਐਦਰ 
ਹੌਰ ਘੁਸ ਘੁਸਕੇ ਬੈਠ ਰਿਹਾ ਸੀ । ਇਕਬਾਲ ਮੇਰੇ ਸੰਦਰ ਕਪੜੇ ਦੇਖਦਾ, ਮੇਰਾ ਸੁਹਣਾ ਬਸਤਾ, 
ਪੀਲੜ ਗਾਚੀ ਨਾਲ ਪੌਚੀ ਫੱਟੀ ਵੇਖਦਾ, ਹਰੇ ਰੋਗ ਦੀ ਪਥਰੀ ਦੀ ਸਲੇਟ ਵੇਖਦਾ ਤਾਂ ਮੇਰੇਂ `ਤੇ 
ਮਨ ਹੀ ਮਨ ਵਿਚ ਰਸ਼ਕ ਕਰਦਾ, ਹਮੇਸ਼ਾ ਮੇਰੇ ਨਾਲ ਹੀ ਨਾਲ ਮੋਰੀ ਛਾਂ ਵਾਂਗ ਰਹਿੰਦਾ । 

ਜੋ ਹਿਸਾਬ ਵਿਚ ਇਕਬਾਲ ਮੈਨੂੰ ਹਿੰਦਸਿਆਂ ਦਾ ਹੀ ਇਕ ਮਜਮੂਆ ਦਿਸਦਾ ਸੀ ਤਾਂ 
ਖੋਡਾਂ ਵਿਚ ਵੀ ਉਹ ਲਾਸਾਨੀ ਸੀ । ਗੁੱਲੀ ਡੰਡਾ ਖੇਡਦਿਆਂ ਉਹ ਡੰਡਾ ਮਾਰਕੇ ਗੁੱਲੀ ਸਿਵਿਆਂ 
ਤਕ ਭੁੜਕਾ ਦਿੰਦਾ । ਮੈਨੂੰ ਲਗਦਾ ਜਿਵੇ ਮੈਨੂੰ ਉਸਨੇ ਇਸ ਜੀਵੰਤ ਸੈਸਾਰ ਤੇ ਬਾਹਰ ਧਕੇਲ 
ਦਿੱਤਾ ਹੋਵੇ । ਜਿਵੇਂ ਉਹ ਕਲਪਨਾ ਵਿਚ ਗੁੱਲੀ ਨਾਲ ਧਰਤੀ ਨਾਪ ਰਿਹਾ ਹੋਵੇ, ਤੇ ਕਦੀ 
ਨਾ ਕਦੀ ਜ਼ਰੂਰ ਧਰਤੀ ਤੇ ਆਸਮਾਨ ਦੀ ਵਿੱਥ ਮਿਟਾਏਗਾ । ਕਈ ਵਾਰ ਇੱਕੋ ਹੀ ਟੋਣਾ ਮਾਰਕੇ ਉਹ 
ਏਨੀ ਦੂਰ ਤਕ ਮੇਰੀ “ਸੈਰ ਕਰਾਉੱਦਾ` ਕਿ ਬੜੀ ਸਖਾਵਤ ਨਾਲ ਫ਼ਿਰ ਉਹ ਕਹਿੰਦਾ, “ਚੱਲ 
ਦੂਜਾ ਟੋਣਾ ਤੈਨੂੰ ਮੁਆਫ਼ ! ਲਾਚਾਰ ਜਿਹਾ ਮੈਂ ਕਦੀ ਸਿਵਿਆਂ ਵਲ ਕਦੀ ਝਾੜੀਆਂ ਵਲ 
ਚੌੜ ਜਾਂਦਾ । ਪਿੜੀ ਲਾਗੇ ਡੰਡਾ ਲਈ ਖੜਾ ਇਕਬਾਲ ਮੈਨੂੰ ਅਪਹੁੰਚ ਜਾਪਦਾ ਸੀ । ਪਿੜੀ 
ਜਿਵੇ ਜਿੰਦਗੀ ਦੇ ਮਹਾਨ ਲਕਸ਼ਾਂ ਦੀ ਚਿੰਨ੍ਹ ਹੋਵੇ ਤੇ ਜਿਸ ਕੋਲ ਅਪੜਨਾ ਇਕਬਾਲ ਲਈ ਖੱਬੇ 
ਹੱਥ ਦਾ ਕੌਮ ਸੀ । 

ਇਕ ਵਾਰ ਮੈਨੂੰ ਯਾਦ ਹੈ ਕਿ ਉਹ ਦੋ ਤਿੰਨ ਦਿਨ ਸਕ੍ਹੂਲ ਨਹੀ" ਸੀ ਆਇਆਂ । ਸਾਰਾ ਸਾਰਾ 


30 ਜਿਰਜਣਾ 


ਦਿਨ ਜਮਾਡ ਵਿਚ ਮੇਰਾ ਜੀਅ ਨਾ ਲਗਦਾ । ਸਕਲ ਸੈਨਾ ਸੈਨਾ ਲਗਦਾ । ਮੇਰੇ ਨਾਲ ਕੋਈ ਵੀ 
ਖੋਡਣ ਵਾਲਾ ਨਹੀ' ਸੀ, ਕੋਈ ਵੀ ਹੁਸ਼ਿਆਰ ਮੁੰਡਿਆਂ ਵਾਲੀਆਂ ਬਚਪਨ ਦੀਆਂ ਜਗਿਆਸਾ ਭਰੀਆਂ 
ਗੱਲਾਂ ਕਰਨ ਵਾਲਾ “ਬੁਧੀਵਾਨ” ਨਹੀ” ਸੀ । ਮਨ ਵਿਚ ਖੌਹ ਜਹੀ ਪੈੱਦੀ । ਪਰ ਅਜੀਬ ਗੁੱਲ ਸੀ 
ਕਿ ਜਦ ਉਹ ਸਕੂਲ `ਚ ਹੁੰਦਾ ਤਾਂ ਕਈ ਵਾਰੀ ਮਨ 'ਚ ਖ਼ਿਆਲ ਆਉਦਾ ਕਿ ਕਿੰਨਾ ਚੰਗਾ ਹੋਵੇ 
ਜੇ ਇਕਬਾਲ ਨਾ ਹੀ ਹੋਏ, ਜਮਾਤ ਵਿਚ ਮੇਰਾ ਰੁਹਬ ਹੋਏ । ਪਰ ਹੈਰਾਨੀ ਸੀ ਕਿ ਇਹ ਸ਼ਾਇਦ 
ਪਹਿਲਾ ਮੌਕਾ ਸੀ ਕਿ ਉਹ ਜਮਾਤ ਵਿਚੋਂ” ਗ਼ੈਰ ਹਾਜ਼ਰ ਰਿਹਾ ਸੀ ਤੇ ਮੇਰਾ ਚਿੱਤ ਕਿਤੇ ਵੀ ਟਿਕ 
ਨਹੀ' ਸੀ ਰਿਹਾਂ । 


ਪਰ ਜਿਸ ਦਿਨ ਉਹ ਸਕ੍ਲ ਪ੍ਰਗਟ ਹੋਇਆ ਤਾਂ ਵਿਦਿਆਰਥੀਆਂ ਵਿਚ _ਇਹ 
ਚਰਚਾ ਆਮ ਛਿੜੀ ਹੋਈ ਸੀ, “ਇਕਬਾਲ ਕੇ ਘਰ ਕੁਕੜੀ ਨੇ ਆਂਡਾ ਨਹੀਂ ਦਿਤਾ ਇਸ ਲਈ 
ਉਹ ਸਕੂਲ ਨਹੀ ਆਇਆ ।” 'ਕਿਉ” ?'' “ਕਿਉਕਿ ਆਂਡਾ ਵੇਚ ਕੇ ਉਸਨੇ ਫ਼ੀਸ ਤਾਰਨੀ 
ਸੀ।” ਤੇ ਸਾਰੇ ਵਿਦਿਆਰਥੀ ਉਚੀ ਉਚੀ ਹੱਸਣ ਲਗ ਪਏ । “'ਤੇ ਹੁਣ ਕੁਕੜੀ ਨੇ ਆਂਡਾ ਦੇ 
ਦਿਤਾ ਏ $” “ਨਹੀ, ਦੋ ਤਿੰਨ ਦਿਨ ਉਹ ਉਡੀਕਦੇ ਰਹੇ ਤੇ ਓੜਕ ਉਨ੍ਹਾਂ ਨੂੰ ਕ੍ਰਕੜੀ ਵੇਚਣੀ 
ਪਈ” ਖੂਹੀ ਤੇ ਬੈਠੇ ਮੁੰਡੇ ਹੋਰ ਉਚੀ ਉਹੀ ਹੱਸਣ ਲਗ ਪਏ । 'ਤਾਂ ਫਿਰ _ਕੁਕੜੀ 
ਵੌਚਕੇ ਫ਼ੀਸ ਤਾਰੀ ਉ !” “ਹੀ...ਹੀ”...ਹੀ ਉਹ ਇਸ ਤਰ੍ਹਾਂ ਦੇ ਮਖੌਲ ਕਰ ਰਹੇਂ ਸਨ ਪਰ 
ਇਕਬਾਲ ਦੀਆਂ ਨਜ਼ਰਾਂ ਤੋਂ ਉਹਲੇ । ਉਸਦੇ ਸਾਹਮਣੇ ਇਹੋ ਜਹੀਆਂ ਗੱਲਾਂ ਕਰਨ ਦਾ ਕਿਸੇ ਦਾ 
ਹੀਆ ਹੀ ਨਹੀਂ ਸੀ ਪੈੱਦਾ--ਉਸਦਾ ਜਲੋਂ ਹੀ ਐਸਾ ਸੀ । 


ਪਰ ਮੇਰੇ ਲਈ ਇਹ ਗੱਲ ਬੜੀ ਹੀ ਅਲਕਾਰ ਸੀ । ਇਹ ਵੀ ਹੋ ਸਕਦਾ ਹੈ ਕਿ ਫ਼ੀਸ 
ਤਾਰਨ ਲਈ ਕਿਸੇ ਦੇ ਘਰ ਚਾਰ ਆਨੇ ਵੀ ਨਾ ਹੋਣ ?£ ਇਹ ਕਿਵੇ” ਹੋ ਸਕਦਾ ਹੈ £ ਮੇਰੇ ਮਨ 
ਵਿਚ ਅੱਚਵੀ ਜਹੀ ਲਗ ਗਈ, ਮੈ` ਇਹ ਗੱਲ ਜ਼ਰੂਰ ਹੀ ਇਕਬਾਲ ਤੋ" ਪੁਛਾਂਗਾ । ਸਾਰੀ ਛੁੱਟੀ 
ਵੇਲੇ ਘਰਾਂ ਨੂੰ ਜਾਂਦਿਆਂ ਮੈ ਉਸਨੂੰ ਬਹੁਤ ਜ਼ੋਰ ਦੇ ਕੇ ਪੁਛਿਆ ਕਿ ਕੀ ਇਹ ਆਂਡੇ ਤੋਂ ਫੀਸ ਵਾਲੀ 
ਗੱਲ ਠੀਕ ਸੀ £ 


ਇਹ ਗੱਲ ਠੀਕ ਹੀ ਸੀ-- ਇਕਬਾਲ ਨੇ ਇਕਬਾਲ ਕਰ ਲਿਆ ਸੀ, ਇਕ ਦੁਖੀ ਮਨ 
ਨਾਲ । “ਤਾਂ ਫਿਰ ਤੁੰ ਅਗਲੇ ਸਾਲ ਬੜੋਂ ਸਕੂਲੇ ਪੰਜਵੀਂ ਜਮਾਤ 'ਚ ਕਿਵੇ' ਦਾਖਲ ਹੋਵੇਗਾ £ 
ਉਥੇ ਤਾਂ ਸੁਣਿਆ ਫੀਸ ਵੀ ਤਿੰਨ ਰੁਪਏ ਹੋ ਜਾਵੇਗੀ £” ਸਹਿਜਸੁਭਾ ਮੇਰੇ ਮਨ ਵਿਚ ਉਠਿਆ 
ਪ੍ਰਸ਼ਨ ਮੈ ਉਸ ਤੋਂ ਪੁਛਿਆ । ''ਮੈ' ਅੱਗੇ ਪੜ੍ਹਨਾ ਹੀ ਨਹੀ” ।” ਉਸਨੇ ਰੁੱਖੋਪਨ ਨਾਲ ਕਿਹਾਂ । 
੫ਫਿਰ ਕੀ ਕਰਿਆ ਕਰੇਗਾ 2? ਮੈ ਹੈਰਾਨ ਸਾਂ ਮੇਰੀ ਉਮਰ ਦੇ ਮੁੰਡਿਆਂ ਦਾ ਪੜ੍ਹਨ ਤੇ ਸਿਵਾ 
ਹੌਰ ਵੀ ਕੋਈ ਕੌਮ ਹੋ ਸਕਦਾ ਸੀ । '“ ਘਰ ਦੇ ਕਹਿੰਦੇ ਨੇ ਕਿ ਤੈਨੂੰ ਖੌਤੇ ਲੈ ਦੇਣੇ ਹਨ, ਭੱਠੇ 
ਤੋਂ ਇੱਟਾਂ ਢੋਇਆ ਕਰਾਂਗਾ ।? ਮੈ ਚੁਪ ਰਿਹਾ - ਮੌੜ ਆ ਗਿਆ ਸੀ । ਇਕਬਾਲ ਨੇ ਬੁਲ੍ਹਾਂ ਵਿਚ 
ਮੁਸਕਰਾਹਟ ਲਿਆ ਕੇ ਕਿਹਾ, ''ਚੰਗਾ. ਜੇ ਹਿੰਦ ।` “ਜੈ ਹਿੰਦ ਮੈ ਉਦਾਸੀ ਨਾਲ ਬੋਲਿਆ । 
ਤੇ ਘਰ ਜਾਂਦਿਆਂ ਮੈਂ` ਸੋਚ ਰਿਹਾ ਸਾਂ ਅਗਲੇ ਸਾਲ ਜਮਾਤ ਵਿਚ ਮੈ ਸਭ ਤੋ ਹੁਸ਼ਿਆਰ ਹੋਵਾਂਗਾ, 
ਸਭ ਤੋਂ ਪਹਿਲਾਂ ਹਿਸਾਬ ਦੇ ਸਵਾਲ ਕਢਿਆ ਕਰਾਂਗਾ, ਮੇਰੀ ਬੱਲੇਂ ਬੱਲੋਂ ਹੋਵੇਗੀ, ਵਿਦਿਆਰਬੀ 
ਮੈਥੋਂ ਤ੍ਰਹਿਣਗੇ । ਪਰ ਇਕਬਾਲ ਤੋਂ ਬਿਨਾਂ ਮੇਰਾ ਦੋਸਤ ਕੌਣ ਹੋਵੇਗਾ (...,..::੦ 


ਸਿਰਜਣਾ 1 


,::-:---.ਤੰ ਫਿਰ ਮੈਂ ਵੱਡੇ ਸਕੂਲ 'ਚ ਦਾਖਲ ਹੋ ਗਿਆ । ਇਕਬਾਲ ਸੱਚ ਮੁਚ ਹੀ 
ਮੈਜ਼ਵੀਂ ਜਮਾਤ `ਚ ਦਾਖਲ ਨਹੀ” ਸੀ ਹੋਇਆ । ਹੌਰ ਵੀ ਕਈ ਵਿਦਿਆਰਥੀ ਝੜ ਗਏ । ਮੋਰੀ 
ਮਨੋਇਛਾ ਮੁਤਾਬਕ ਮੈਂ ਜਮਾਤ ਵਿਚ ਸਭ ਤੋਂ ਅੱਗੇ ਹੋ ਗਿਆ, ਮੇਰਾ ਕੋਈ ਸਾਨੀ ਨਹੀਂ ਸੀ, 
ਮੇਰੇ ਲਾਗੇ ਵੀ ਕੋਈ ਨਹੀ ਸੀ ਅਪੜਦਾ । ਪਰ ਇਕਬਾਲ ਮੇਰੇ ਮਨ ਦੇ ਖੂੰਜੇ ਵਿਚ ਉਵੇ” ਦਾ 
ਉਵੇ' ਬੈਠਾ ਰਿਹਾ । ਮਿਡਲ ਕਲਾਸਾਂ ਵਿਚ ਹਰ ਰੋਜ਼ ਨਵੇ ਤੋਂ ਨਵੇ" ਗ੍ਰੰਝਲਦਾਰ ਸਵਾਲ ਸਿਖਕੇ 
ਅਸੀਂ ਪੌੜੀਆਂ ਤੇ ਪੌੜੀਆਂ ਚੜ੍ਹ ਰਹੋ ਸਾਂ । ਪਰ ਮੈਨੂੰ ਜਾਪਦਾ ਇਕਬਾਲ ਫਿਰ ਵੀ ਮੈਥੋਂ ਅਗਲੇ 
ਡੰਡੇ ਤੇ ਅੱਗੇ ਹੀ ਅੱਗੇ ਜਾ ਰਿਹਾ ਹੈ, ਉਹ ਮੋਥੋ' ਪਹਿਲਾਂ ਸਭ ਕੁਝ ਸਿਖਦਾ ਜਾ ਰਿਹਾ ਹੈ । 

ਇਕਬਾਲ ਨੂੰ ਮੈਂ`ਲਗਾਤਾਰ ਹਰ ਰੋਜ਼ ਖੋਤਿਆਂ ਤੋ ਇੱਟਾਂ ਢੋਈ ਲਿਜਾਂਦਾ ਵੇਖਦਾ-- ਲਾਲ 
ਪੱਗ, ਤੇੜ ਕੱਛਾ, ਘਸਮੈਲਾ ਜਿਹਾ ਕੁੜਤਾ, ਸਾਰੇ ਕਪੜਿਆਂ ਦਾ ਭਾਵੇ ਕੋਈ ਵੀ ਰੈਗ ਹੋਵੇ, ਉਹ 
ਜਿਵੇ“ ਇਕੋ ਹੀ ਮਟਿਆਲੇ ਰੰਗ ਵਿਚ ਰੰਗੇ ਹੋਣ । ਪਰ ਜਦ ਉਸਦੇ ਖੌਤੇ ਮੇਰੇ ਲਾਗੇ ਆਉਂਦੇ, 
ਉਹ ਵਾਹੋ ਦਾਹੀ ਉਨ੍ਹਾਂ ਦੀਆਂ ਟੌਗਾਂ ਵਿਚ ਜ਼ੋਰ ਜ਼ੋਰ ਦੀ _ਪਰੈਣਾਂ ਮਾਰਦਾ ਤੇ ਅੱਖਾਂ ਵਿਚ ਇਕ 
ਲਿਸ਼ਕ ਲਈ, ਬੁਲ੍ਹਾਂ ਤੇ ਮੁਸਕਰਾਹਟ ਤੇ ਮ੍ਰੋਹ ਨੀਵਾਂ ਪਈ 'ਜੈ ਹਿੰਦ ਕਹਿੰਦਾ ਹੋਇਆ ਮੇਰੇ ਕੋਲ 
ਤੇਜ਼ੀ ਨਾਲ ਗੁਜ਼ਰ ਜਾਂਦਾ । ਮੈਨੂੰ ਲਗਦਾ ਜਿਵੇ ਅੱਜ ਮੈ ਜਿਹੜੀ ਜਿਉਮੈਟਰੀ ਦੀ ਸ਼ਕਲ ਬੜੀ 
ਮਗਜ਼ ਖਪਾਈ ਕਰਕੇ ਸਿਖੀ ਹੈ, ਇਕਬਾਲ ਨੂੰ ਉਹ ਪਹਿਲਾਂ ਹੀ ਆਉਦੀ ਹੈ, ਅੱਜ ਮੈਂ ਜਿਹੜਾ 
ਅਲਜਬਰੇ ਦਾ ਸਮੀਕਰਣ ਬਾਰੇ ਨਵਾਂ ਤਰੀਕਾ ਸਿਖਿਆ ਹੈ, ਇਕਬਾਲ ਉਸਤੋਂ" ਪਹਿਲਾਂ ਹੀ ਜਾਣੂੰ 
ਹੈ । ਉਹ ਮੇਰੀ ਤੁੱਛ ਬੁਧੀ ਵੱਲ ਵੇਖਕੇ ਮੁਸਕਾ ਕੇ ਭੱਜ ਜਾਂਦਾ ਹੈ । ਮੈ ਆਪਣੇ ਆਪ ਨੂੰ ਨੀਵਾਂ 
ਹੀ ਨੀਵਾਂ ਮਹਿਸ੍ਹਸ ਕਰਦਾ । 

ਅਜੀਬ ਸੈਅ ਸੀ ਇਕਬਾਲ ! 

ਸਾਲਾਂ ਬਧੀ ਮੈ ਹਰ ਰੋਜ਼ ਸਕਲ ਜਾਂਦਾ ਤੇ ਇਕਬਾਲ ਬਿਨਾਂ ਨਾਗਾ ਖੋਤੇ ਤੇ ਇੱਟਾਂ ਢਦਾ । 
ਪਰ ਉਹ ਮੋਰੀ ਕਲਪਨਾ ਤੋਂ ਬਾਹਰ । ਨਹੀ ਸੀ । ਲਗਦਾ ਜਿਵੇ ਉਹ ਬਿਨਾਂ ਸਕੂਲ ਗਿਆਂ ਵੱਡੇ 
ਤੋਂ ਵੱਡਾ ਗਣਿਤਕਾਰ ਬਣ ਗਿਆ ਹੋਵੇ । ਦਸਵੀਂ ਜਮਾਤ ਵਿਚ ਮੈਨੂੰ ਫੈਕਟਰਾਂ ਦੇ ਸਵਾਲ 
ਬੜੇ ਹੀ ਦਿਲਚਸਪ ਲਗਦੇ । ਸਾਰੇ ਫੈਕਟਰਾਂ ਨੂੰ ਵੱਖ ਵੱਖ ਕਰਕੇ ਜਦ ਮੈ" ਉਨ੍ਹਾਂ ਨੂੰ ਬਰੈਕਟਾਂ 
ਵਿਚ ਨਿਖੇੜਦਾ ਤਾਂ ਇਕ ਅਜੀਬ ਬੋਧਿਕ ਸੰਤੁਸ਼ਟੀ ਹੁੰਦੀ । ਪਰ ਮੇਰੇ ਅੱਗੇ ਇਕਬਾਲ ਛਾਇਆ 
ਰਹਿੰਦਾ, ਜਿਵੇ' ਉਹ ਮੈਨੂੰ ਮੋਹ ਚਿੜਾ ਕੇ ਕਹਿ ਰਿਹਾ ਹੋਵੇ, “ਇਹ ਵੀ ਕੋਈ ਸਵਾਲ ਹੈ ਜਿਸਨੂੰ 
ਕਢਕੇ ਖੁਸ਼ ਪਿਆ ਹੁੰਦਾ ਏ' ? ਆ ਤਾਂ ਕੱਢ ਮੇਰੇ ਨਾਲ ਇੰਡੀਸਜ਼ ਦੇ ਸਵਾਲ, ਸਰਡਜ਼ ਦੇ ਸਵਾਲ, 
ਤੇ ਜਿਉਮੈਟਰੀ ਦੀਆਂ ਐਕਸਰਸਾਈਜ਼ਾਂ ਤੇ ਜਦ ਉਹ ਰਾਹ ਵਿਚ ਮੰਨੂੰ ਖੋਤੇ ਨਾਲ ਖੋਤਾ ਹੋਇਆ 
ਮਿਲਦਾ ਤਾਂ ਉਸਦੀਆਂ ਅੱਖਾਂ ਦੀ ਲਿਸ਼ਕ ਮੈਨੂੰ ਚੁੰਧਿਆ ਦੇਂਦੀ । ਉਹ ਖੌਤਿਆਂ ਦੇ ਅੰਨ੍ਹੇ ਵਾਹ 
ਪਰੇਠਾਂ ਮਾਰਦਾ, ਬੁਲ੍ਹਾਂ ਤੇ ਮੁਸਕਰਾਹਟ ਲਿਆ ਨੀਵੀਂ ਪਾ ਕੇ ਮੈਨੂੰ ''ਜੈ ਹਿੰਦ" ਕਹਿੰਦਾ ਭੱਜ 
ਜਾਂਦਾ | 

..ਤੇ ਫ਼ਿਰ ਮੈ ਕਾਲਜ ਦਾਖ਼ਲ ਹੋ ਗਿਆ । ਪਰ ਮੋਰੇ ਮਨ ਦੇ ਸ਼ਿਕੋਜੇ ਵਿਚ 
ਉਹ ਉਸੇ ਤ ਤਰ੍ਹਾਂ (ਜਥਿਆਂ ਰਿਹਾ ਸੀ । ਕਾਲਜ ਵਿਚ ਕੈਲਕ੍ਰਲਸ ਦੇ ਸਵਾਲ ਮੈਨੂੰ ਬੜੇ ਹੀ 
ਦਾਰਸ਼ਨਿਕ ਜਹੀਆਂ ਅੜਾਉਣੀਆਂ ਜਾਪਦੇ । ਮੈਨੂੰ ਮਹਿਸ੍ਰਸ ਹੈਦਾ ਜਿਵੇ ਇਹ ਸਵਾਲ ਕਢਦਿਆਂ 
ਜ਼ਿੰਦਗੀ ਦੇ ਪੇਚੀਦਾ ਭੇਦ ਖ੍ਰਲਦੇ ਜਾ ਰਹੇ ਹੋਣ, ਮੈ” ਰੁੱਖਾਂ, ਪੰਛੀਆਂ ਤੇ ਹੋਰ ਜੜ੍ਹ ਚੇਤਨ ਵਸਤਾਂ 


/32 ਸਿਰਜਣਾ 


ਰੇ 


ਵਲ ਬੜੀ ਅਸਚਰਜ ਦ੍ਰਿਸ਼ਟੀ ਨਾਲ ਵੇਖਦਾ ਸੋਚਦਾ ਕਿੰਨਾ ਰਹੱਸਮਈ ਜਗਤ ਹੈ ! ਪਰ 
ਇਕਬਾਲ ?£ ਉਹ ਤਾਂ ਜਿਵੇ ਸਭ ਕੁਝ ਜਾਣਦਾ ਹੈ । ਕੈਲਕੂਲਸ ਦੇ ਸਵਾਲ ਤੋ ਜ਼ਿੰਦਗੀ ਦੀਆਂ 
ਗੁੰਝਲਾਂ ਉਹ ਬੜੀ ਆਸਾਨੀ ਨਾਲ ਖੋਲ੍ਹ ਸਕਦਾ ਹੈ । 

ਕਾਲਜ ਦੇ ਕਈ ਸਾਲਾਂ ਦੌਰਾਨ ਮੈਂ ਪਿੰਡ ਨਹੀਂ ਗਿਆ ਜਾਂ ਜੇ ਗਿਆ ਤਾਂ ਇਕਬਾਲ ਨੂੰ 
ਨਹੀ ਦੇਖ ਸਕਿਆ । 

ਮੈਂ ਇੰਜਨੀਅਰਿੰਗ ਪਾਸ ਕਰ ਲਈ । 

ਮੈਂ ਬਹੁਤ ਖੁਸ਼ ਸਾਂ ਕਿ ਮੈਂ ਜ਼ਿੰਦਗੀ ਦੇ ਸਾਰੇ ਇਮਤਿਹਾਨ ਮੁਕਾ ਲਏ ਹਨ ਤੋਂ ਹੁਣ ਸੋੱ 
ਜੁਟ ਜਾਣਾ ਹੈ ਕਮਾਈਆਂ ਕਰਨ । 

ਪਿੰਡ ਆਇਆ ਤਾਂ ਪਿੰਡ ਦੇ ਦੋਸਤ ਯਾਰ ਫ਼ੀਸਟ ਮੌਗਣ । ਖ਼ੌਰ ਮੈ” ਫ਼ੀਸਟ ਦਾ ਪ੍ਰਬੰਧ 
ਕਰ ਦਿਤਾ । ਪਰ ਮੋਰੇ ਮਨ ਵਿਚ ਰਹਿ ਰਹਿ ਕੇ ਇਕਬਾਲ ਦਾ ਖ਼ਿਆਲ ਆਵੇ । ਮੈ" ਸੋਚਿਆ 
ਇਸ ਜਸ਼ਨ ਵਿਚ ਉਸਨੂੰ ਜ਼ਰੂਰ ਸ਼ਾਮਿਲ ਕਰਨਾ ਹੈ । ਉਹ ਮੇਰਾ ਲੰਗੌਟੀਆ ਯਾਰ ਹੀ ਨਹੀਂ; 
ਉਹ ਜਿਵੇ ਮੇਰੇ ਆਪੇ ਦਾ ਇਕ ਹਿੱਸਾ ਸੀ--ਮੋਰੀਆਂ ਗਣਿਤਕ ਅਭਿਲਾਸ਼ਾਵਾਂ ਦਾ ਸਾਕਾਰ ਰੂਪ । 
ਉਸਦਾ ਘਰ ਸਾਡੇ ਘਰ ਤੋ' ਬਹੁਤ ਦੂਰ ਸੀ ਤੇ ਮੈਂ ਅਜੇ ਤਕ ਉਸਦੇ ਘਰ ਨਹੀ ਸੀ ਗਿਆ । ਸ਼ਾਮ 
ਪਈ ਤਾਂ ਮੈਂ ਇਕ ਛੋਟੇ ਮੁੰਡੇ ਕੋਲ ਸੁਨੇਹਾ ਘੱਲਿਆ ਕਿ _ਅੱਜ ਰਾਤ ਉਹ ਮੋਰੇ ਕੋਲ ਆਵੇ | 

ਰਾਤ ਨੂੰ ਅਸੀਂ ਪੰਜ ਛੇ ਜਣੇ ਸ਼ਰਾਬ ਪੀ ਰਹੇ ਸਾਂ ਤੇ ਏਧਰ ਉਧਰ ਦੀਆਂ ਗੱਪਾਂ ਮਾਰ 
ਰਹੇ ਸਾਂ । ਚਾਣਚਕ ਸਾਹਮਣੇ ਦਰਵਾਜ਼ੇ ਤੱ ਚਿਕ ਉਠੀ ਤੇ ਅੱਗੇ ਇਕਬਾਲ ਖੜਾ ਸੀ, ਲਾਲ ਪੱਗ, 
ਘਸਮੈਲੀ ਜਹੀ _ਕਸੀਜ਼, ਤੋੜ ਪਜਾਮਾ ਜੋ ਕਿ ਕੱਛੇ ਦਾ ਹੀ ਇਕ ਵਿਸਤਾਰ ਰੂਪ _ਜਾਪਦਾ ਸੀ । 
ਸਾਰੇ ਕਪੜੇ ਜਿਵੇ“ ਇਕੋ ਹੀ ਮਟਿਆਲੇ ਰੈਗ ਵਿਚ ਡੁੱਥੋ ਹੋਏ ਹੋਣ । ਹਾਂ ਉਸਦੇ ਦਾੜ੍ਹੀ ਵੀ ਉਗ 
ਆਈ ਸੀ ਪਰ_ਇਸ ਤਰ੍ਹਾਂ ਕਿ ਉਹ ਆਪਣੀ ਵਿਸ਼ੇਸ਼ ਹੋਂਦ ਨਹੀਂ ਸੀ ਜਤਾ ਰਹੀ । ਉਹ ਬਹੁਤ 
ਹੀ ਝੇੱਪ ਰਿਹਾ ਸੀ ਤੇ ਸਾਨੂੰ ਸ਼ਰਾਬ ਪੀ ਦਿਆਂ ਵੇਖਕੇ ਜਕਦਾ ਜਕਦਾ ਨਿੱਕੇ ਨਿੱਕੇ ਕਦਮੀ" ਅੱਗੇ 
ਵਧਿਆ । 

ਮੈਂ` ਉਸਨੂੰ ਫ਼ੜਕੇ ਕੌਲ ਮੌਜੇ ਤੇ ਬਿਠਾਇਆ ਤੋਂ ਕਿਹਾ, “ਸੁਣਾ ਕੀ ਹਾਲ ਏ £ ਸੈਗਦਾ 
ਕਿਉ” ਏ' ? ਬੈਠ ਮੇਰੇ ਕੌਲ, ਤੈਨੂੰ ਪਤੈ ਮੈਂ ਅੱਜ ਇੰਜਨੀਅਰਿੰਗ ਪਾਸ ਕੀਤੀ ਏ ਤੇ ਮੈਂ ਇਸ 
ਖੁਸ਼ੀ ਵਿਚ ਫ਼ੀਸਟ ਕਰ ਰਿਹਾ ਹਾਂ। ਮੈ ਸੋਚਿਆ ਮੈ ਆਪਣਾ ਪੁਰਾਣਾ ਯਾਰ ਜ਼ਰੂਰ ਹੀ ਸੱਦਣਾ ਹੈ 
ਇਸਖੁਸ਼ੀ ਦੇ ਮੌਕੇ ਤੇ ।” ਇਕਬਾਲ ਇਹ ਸੁਣਕੇ ਇਕ ਰੁਖਾ ਹਾਸਾ ਹੱਸਿਆ, “'ਲੈ..... ਲੰ.-- 
ਨ. <-੩੩ ਲੈ..._ ਮੈ ਕਿਹਾ ਪਤਾ ਨਹੀਂ ਕੋਈ ਮਕਾਨ ਮਕ੍ਹਨ ਪਾਉਣਾ ਏ ਤੇ ਇੱਟਾਂ ਢੋਣ ਵਾਸਤੇ 
ਕਹਿਣਾ ਹੋਉ । ਇਹ ਸ਼ਰਾਬ ਰਹਿਣ ਦੇ ਤੂੰ, ਮੈ“ ਨਹੀਂ ਪੀਣੀ । ਤੁਸੀਂ ਹੋਏ ਪਾੜ੍ਹੇ, ਲਿਖੇ ਪੜ੍ਹੇ ਬੋਦੇ 
ਪੀਓ ਤੁਸੀਂ, ਮੇਰਾ ਵਿਚ ਕੀ ਕੰਮ ?` ਉਹ ਮੇਰੀਆਂ ਬਾਹਵਾਂ ਵਿਚੋਂ ਛੁਟਦਾ ਜਾਵੇ ਪਰ ਮੈ ਜ਼ੋਰ 
ਨਾਲ ਉਸਨੂੰ ਬਿਠਾ ਹੀ ਲਿਆ । "ਲੈ ਇਸ ਵਿਚ ਕਿਹੜੀ ਗੱਲ ਐ। ਤੂੰ ਤਾਂ ਧੁਰੋਂ ਪੜ੍ਹਿਆ 
ਆਇਆਂ ।” ਮੈ ਗੈਭੀਰਤਾ ਨਾਲ ਕਿਹਾ ਜਿਸਤੇ ਉਹ ਖਿਸਿਆਣੀ ਜਹੀ ਹਾਸੀ ਹੱਸਿਆ । 

ਦੌਕੁ ਪਗ ਪੀਕੇ ਉਹ ਕੁਝ ਤਣ ਗਿਆ ਤੋ ਪਹਿਲੀ ਸੈਗ ਲੱਥ ਗਈ । ਫ਼ਿਰ ਇਕ ਖੋਘੂਰਾ 
ਜਿਹਾ ਮਾਰਕੇ ਕਹਿਣ ਲੱਗਾ, ''ਭਲਾ ਇਕ ਗੱਲ ਦਸ । ਮਿੱਟੀ ਦੇ ਇਕ ਖੋਤੇ ਦਾ ਜੇ ਇਕ ਫੇਰਾ 
ਤਿੰਨ ਰੁਪਏ ਬਾਰਾਂ ਆਨੇ ਦਾ ਹੋਵੇ ਤਾਂ 69 ਫੇਰਿਆਂ ਦੇ ਕਿੰਨੇ ਪੈਸੇ ਬਣੇ $” ਇਕ ਦਮ ਤਾਂ ਮੈਨੂੰ ਲੱਗਾ 


ਸਿਰਜਣਾ 33 


ਜਵੇ' ਇਕਬਾਲ ਮੇਰਾ ਇਮਤਿਹਾਨ ਲੈ ਰਿਹਾ ਹੋਵੋ । ਮੈ" ਕੋਈ ਗ਼ੌਰ ਨਹੀ ਕੀਤਾ, ਉਹ ਮੇਰੇ 
ਮੂੰਹ ਵਲ ਬਿਟ ਬਿਟ ਤਕ ਰਿਹਾ ਸੀ । ਪਰ ਮੋਰੇਂ ਨਾਲ ਵਾਲੋਂ ਇਕ ਦਸਵੀ' 'ਚ ਪੜ੍ਹਦੇ ਮੁੰਡੇ ਨੇ 
ਗਿਣਤੀ ਮਿਣਤੀ ਕਰਕੇ ਕਿਹਾ, “258 ਰੁਪਏ 75 ਪੈਸੇ ।` ਇਕਬਾਲ ਕੁਝ ਸੁਕੜ ਗਿਆ ਤੇ 
ਬੋਲਿਆ, '“ਅੱਛ' ਠੀਕ ਹੈ ਤਾਂ ਖੁਸ਼ਹਾਲ ਸਿੰਘ ਦਾ ਹਿਸਾਬ ਹੀ ਠੀਕ ਹੈ । ਮੈ ਉਸਦੇ ਨਵੇ' ਘਰ 
ਲਈ ਇਕ ਮਟੀਨੇ ਤੋ ਭਰਤੀ ਪਾਉਣ ਲਈ ਮਿੱਟੀ ਢੋਅ ਰਿਹਾ ਹਾਂ ਤੇ ਅੱਜ ਜਦ ਹਿਸਾਬ ਕਰਨ 
ਲੱਗੇ ਤਾਂ ਉਸਨੇ ਕਿਹਾ ਕਿ 268 ਰੁਪਏ 75 ਪੇਸੇ ਬਣਦੇ ਹਨ । ਪਰ ਮੇਰੇ ਹਿਸਾਬ ਨਾਲ ਮੈਨੂੰ 
ਕੁਝ ਵਧ ਪੈਸੇ ਬਣਦੇ ਲਗਦੇ ਸਨ । ਮੈਨੂੰ ਲੱਗਾ ਉਹ ਐਵੇ" ਅਲਸੋਟ ਪਾ ਰਿਹਾ ਹਿਸਾਬ ਵਿਚ । ਤਾਂ 
ਫਿਰ ਉਹ ਠੀਕ ਹੀ ਹੋਇਆ ।` ਇਕਬਾਲ ਇਹ ਕਹਿ ਰਿਹਾ ਸੀ ਤੇ ਮੈ ਉਸਦਾ ਮੇਰ ਹੀ ਵੇਖਦਾ 
ਰਹਿ ਗਿਆ ਸੀ । ਕਿਥੇ ਗਿਆ ਹੈ ਮੋਹਾ ਇਕਬਾਲ ਜਿਹੜਾ ਖੇਤਰਫਲ, ਵਿਆਂਜ, ਲਾਭ ਹਾਨੀ 
ਤੇ ਕੌਮ ਤੇ ਦਿਨ` ਦੇ ਸਵਾਲ ਫੋਰੇ ਉਵਚ ਕਢ ਦਿੰਦਾ ਸੀ £ ਕਿੱਥੇ ਹੈ ਇਕਬਾਲ ਜਿਹੜਾ ਮੋਰੀ 
ਕਲਪਨਾ ਵਿਚ ਜਿਉਮੈਟਰੀ ਦੀਆਂ ਐਕਸਰਸਾਈਜ਼ਾਂ, ਅਲਜਬਰੇ ਦੇ ਜਟਿਲ ਸਮੀਕਰਣ ਤੇ 
ਕੌਲਕੁਲਸ ਦੀਆਂ ਦਾਰਸ਼ਨਿਕ ਗੁੰਝਲਾਂ ਖੋਲ੍ਹ ਕੇ ਰਖ ਦਿੰਦਾ ਸੀ £ ਤੇ ਮੈਨੂੰ ਉਸਦੀਆਂ ਅੱਖਾਂ ਵਿਚੋ” 
ਉਹ ਲਿਸ਼ਕ ਵੀ ਗ਼ਾਇਬ ਦਿਸੀ ਜੇ ਅੱਜ ਤਕ ਮੋ ਵੇਖਦਾ ਹਿਹਾ ਸਾਂ । ਉਸਦੀਆਂ ਅੱਖਾਂ ਦਾ ਰੰਗ 
ਵੀ ਉਸਦੇ ਚਿਹਰੇ ਵਰਗਾ ਤੇ ਉਸਦੇ ਕਪੜਿਆਂ ਵਰਗਾ ਮਟਿਆਲਾ ਜਾਪਣ ਲੱਗ ਪਿਆ ਸੀ । 

ਪਿੰਡ ਤੇ ਡਾਕਘਰ ਬੰਡਾਲਾ (ਜਲੰਧਰ) 

[| 


ਕਹਾਣੀ/ਇਕ ਵਰ੍ਹਾ ਹੋਰ/ਸਮੀਰਾ ਅੱਜ਼ਾਮ 


[ਕੁਝ ਲੇਖਕ ਬਾਰੇ--ਸਮੀਰਾ ਅੱਜ਼ਾਮ ਇਕ ਫਲਸਤੀਨੀ ਰਫੂਜਣ ਸੀ _। ਉਹ 1934 
ਵਿਚ ਪੈਂਦਾ ਹੋਈ । ਉਹ ਚੌਧਵੇ' ਵਰ੍ਹੇ ਵਿਚ ਸੀ ਜਦੋਂ` ਉਸ ਨੂੰ ਲਿਬਨਾਨ ਆਉਣਾ ਪਿਆ । 
ਉਮਰ ਦਾ ਬਾਕੀ ਸਮਾਂ ਉਹ ਲਿਬਨਾਨ ਵਿਚ ਹੀ ਰਹੀ ਤੇ ਲਿਖਦੀ ਰਹੀ । ਏਥੇ ਹੀ 1967 ਵਿਚ 
ਤੇਤੀ ਵਰ੍ਹਿਆਂ ਦੀ ਛੋਟੀ ਜਿਹੀ ਉਮਰ ਵਿਚ ਇਕ ਕਾਰ-ਹਾਦਸੇ ਵਿਚ ਉਸ ਦੀ ਮੌਤ ਹੋ ਗਈ । 

ਉਸ ਦੇ ਦੋ ਨਾਵਲ ਤੇ ਚਾਰ ਕਹਾਣੀਆਂ ਦੀਆਂ ਕਿਤਾਬਾਂ ਛਪੀਆਂ । ਉਸ ਦੀ ਆਖ਼ਰੀ 
ਕਿਤਾਬ “ਆਦਮੀ ਤੇ ਵਕਤ`' ਨਾਂ ਹੇਠ ਛਪੀ । 

ਹਥਲੀ ਕਹਾਣੀ ਉਸ ਦੇ ਦੂਜੇ ਕਹਾਣੀ ਸੰਗ੍ਰਹਿ ਵਿਚੇ” ਹੈ ਜੋ 1955 ਵਿਚ ਬੇਰੂਤ ਵਿਚ 
ਛਪਿਆ । ਇਸ ਕਹਾਣੀ ਵਿਚ ਉਸ ਬੜੀ ਨਿਪੁਣਤ' ਨਾਲ ਮੱਜ਼ਾਹ ਨੂੰ ਅਤਿ ਉਦਾਸ ਸੁਰ ਵਿਚ 
ਬੁਣਿਆ ਹੈ । ਬਿਲਾਸ਼ੱਕ, ਇਸ ਕਟਾਣੀ ਵਿਚ ਘਟਨਾਵਾਂ ਦੀ ਸੈਟਿੰਗ ਵਜੋ ਅਰਬ ਦੇ ਈਸਾਈਆਂ 
ਦੀ ਇਸਰਾਈਲ ਤੋਂ ਜੋਰੋਸ਼ਲੱਮ ਦੇ ਪੁਰਾਣੇ ਸ਼ਹਿਰ ਦੀ ਪਵਿਤਰ ਥਾਵਾਂ ਦੀ ਯਾਤਰਾ ਨੂੰ ਲਿਆ 
ਗਿਆ ਹੈ; ਤਾਜ਼ੀਆਂ ਘਟਨਾਵਾਂ ਵਾਪਰ ਜਾਣ ਤੋ ਪਹਿਲਾਂ ਮੈਡਨੇਲਬੌਮ ਗੇਟ ਵਿਛੜੇ ਪਰਿਵਾਰਾਂ ਤੇ 
ਦੋਸਤਾਂ ਦੇ ਵਕਤੀ-ਮਿਲਾਪ ਦਾ ਕੇ'ਦਰ ਰਿਹਾ ਹੈ । ਇਸ ਵਰਣਨ ਪਿਛੇ ਅਸਲ ਵਿਚ ਫ਼ਲਸਤੀਨੀ 
ਰਫ਼ਿਊਜੀਆਂ ਦਾ ਅਕਹਿ ਦਰਦ ਲੁਕਿਆ ਹੋਇਆ ਹੈ ।| 


34 ਸਿਰਜਣਾ 


ਵੇ” 


ਦੱਰਾ ਦੇ ਕਸਟਮ ਆਫਿਸ ਅੱਗੇ ਜਾਂਚ-ਪੜਤਾਲ ਲਈ ਕਾਰਾਂ ਦੀ ਇਕ ਕਤਾਰ ਲੱਗ ਗਈ 
ਸੀ। ਇਕ ਕਾਰ ਵਿਚ ਭੂਰੇ ਰੋਗ ਦੀ ਬੁੱਕਲ ਮਾਰੀ ਇਕ ਔਰਤ ਗਠੜੀ ਜਿਹੀ ਬਣ ਕੇ ਬੈਠੀ ਸੀ । 
ਜ਼ਾਹਿਰ ਸੀ ਕਿ ਉਹ ਕੁਝ ਘਬਰਾਹਟ ਜਿਹੀ ਵਿਚ ਸੀ । ਪਿਛਲੇ ਸ਼ੀਸ਼ੇ ਵਿਚੋਂ ਦੀ ਉਸ ਉਤਾਵਲੇ 
ਜਿਹੇ, ਮੁਲਾਇਮ ਵਾਲੇ ਉਸ ਸੀਰੀਆਈ ਇਨਸਪੈਕਟਰ ਨੂੰ ਤੱਕਿਆ ਜਿਹੜਾ ਸਮਾਨ ਉੱਤੇ ਓਪਰੀ 


= ਜਿਹੀ ਝਾਤ ਮਾਰ ਕੇ ਹੁਣ ਉਸ ਥੁੰਨ ਕੇ ਭਰੇ ਹੋਏ ਸੂਟਕੇਸ ਵੱਲ ਇਸ਼ਾਰਾ ਕਰ ਰਿਹਾ ਸੀ ਜਿਸ 


ਰੇ 


4 


> 


ਨੂੰ ਬੈਦ ਕਰਨ ਲਈ ਉਸ ਦੁਆਲੇ ਕਸ ਕੇ ਰੱਸਾ ਬੈਨ੍ਹਣ ਤੇ ਸਿਵਾ ਹੋਰ ਕੋਈ ਚਾਰਾ ਨਹੀਂ' ਸੀ । 
ਬੁੱਢੀ ਨੇ ਤਾਕੀ ਦੇ ਸ਼ੀਸ਼ੇ ਨੂੰ ਉਂਗਲ ਨਾਲ ਠਕੋਰਕੇ ਡਰਾਈਵਰ ਨੂੰ ਕੌਲ ਬੁਲਾਉਣ ਦਾ ਇਸ਼ਾਰਾ 
ਕੀਤਾ : 

“ਕੀ ਚਾਹੁੰਦੇ ਨੇ ਪੁੱਤਰ ਇਹ ?” ਬੁੱਢੀ ਨੇ ਪੁਛਿਆ । 

“ਕੁਝ ਨਹੀਂ, ਆਪਣੀ ਡਿਉਟੀ ਪੁਗਾਉੱਦੇ ਨੰ, ਹੁਣੇ ਫਾਰਗ਼ ਕਰ ਦੇਣਗੇ, ਡਰਾਈਵਰ 
ਨੇ ਕਿਟਾ । 

“ਇਹਨਾਂ ਟੋਕਰੀ ਤਾਂ ਨਹੀ ਫਰੋਲੀ $” 

"ਨਹੀਂ, ਪੁਛਦੇ ਸੀ ਕਿ ਇਹਦੇ `ਚ ਕੀ ਏ £ ਤੇ ਮੈਂ ਆਖ ਦਿੱਤਾ ਸੀ--ਸਿਰਫ ਉੱਥਲੇ 
ਹੋਏ ਆਂਡੇ, ਖਜੂਰ ਦੀਆਂ ਪੇਸਟਰੀਆਂ, ਅਨਾਨਾਸ ਦਾ ਗੁੱਦਾ...... ਤੇ, ਤੋਂ ..... ਤੂੰ ਸੌ ਵਾਰੀ 
ਤਾਂ ਗਿਣੀਆਂ ਸਨ ਮੇਰੇ ਸਾਹਮਣੇ 2” 

ਪਰ ਪੁੱਤਰ, ਤੁੰ ਕਾਫ਼ੀ ਦਾ ਨਾਂ ਲੈਣਾ ਤ' ਭੁੱਲ ਈ ਗਿਆ ੬” । ਤੈਨੂੰ ਪਤਾ ਏ ਉੱਥੇ 


” ` ਕਾਫ਼ੀ ਬੜੀ ਕੀਮਤੀ ਚੀਜ਼ ਏ, ਸੌਨੇ ਨਾਲੋ ਵੀ ਵੱਧ । ਮੈ' 'ਮੋਰੀ` ਲਈ ਦੋ ਕਿੱਲੋ ਕਾਫ਼ੀ ਲੈ ਚੱਲੀ 


ਆਂ; ਉਹਨੂੰ ਬਹੁਤ ਚੰਗੀ ਲਗਦੀ ਏ । ਹਰ ਸਵੇਰ ਜਦੋ ਉਹ ਜਾਗਦੀ ਤਾਂ ਸਭ ਤੋ ਪਹਿਲਾਂ ਉਹ 
ਤੀਲਾਂ ਦੀ ਡੱਬੀ ਚੁੱਕ ਸਟੋਵ ਬਾਲਦੀ ਤੇ ਕਾਫ਼ੀ ਉੱਬਲਣੀ ਧਰ ਦਿੰਦੀ । ਕਾਫ਼ੀ ਬਣਾ ਕੇ ਸਭੁ 
ਤੋਂ ਪਹਿਲਾ ਕੱਪ ਮੈਨੂੰ ਦਿੰਦੀ, ਫਿਰ ਬਾਕੀ ਸਾਰਿਆਂ ਨੂੰ ਤੇ ਬਚਦੀ ਸਾਰੀ ਆਪ ਪੀ ਲੈਂਦੀ ।” 

ਬੁੱਢੀ ਨੇ ਹਾਉਕਾ ਲਿਆ ਤੇ ਫਿਰ ਆਪਣੀ ਕਾਲੇ ਰੰਗ ਦੀ ਸ਼ਾਲ ਦੇ ਲੜ ਨਾਲ ਚਿਹਰੇ ਦੀ 
ਝੂਰੜੀ ਵਿਚੋ ਦੀ ਹੇਠਾਂ ਨੂੰ ਵਗ ਆਇਆ ਹੰਝੂ ਪੂੰਝਿਆ । 

ਸਾਮਾਨ ਦੀ ਜਾਂਚ-ਪੜਤਾਲ ਹੋ ਚੁੱਕਣ ਤੇ ਬਾਅਦ ਡਰਾਈਵਰ ਆਪਣੀ ਸੀਟ `ਤੇ ਬੈਠਾ; 
ਟੋਪੀ ਠੀਕ ਕਰ ਕੇ ਕਾਰ ਸਟਾਰਟ ਕੀਤੀ । ਕਾਰ ਉਥੋਂ ਜਾਰਡਨ ਦੀ ਸਰਹੱਦ ਤਕ ਪੱਸਰੇ ਹੋਏ 
ਸ਼ਹਿਰ ਵਿਚੋਂ ਦੀ ਗੁਜ਼ਰਦੀ ਸੜਕ ਉਤੇ ਦੌੜ ਪਈ । 

ਬੁੱਢੀ ਨੇ ਤਿੰਨ ਵਾਰ ਆਪਣੇ ਝੁਰੜੀਆਂ ਵਾਲੇ ਹੱਥਾਂ ਨੂੰ ਚਿਹਰੇ ਉਤੇ ਫੇਰਿਆ ਤੇ ਫਿਰ 
ਬੋਲੀ, ''ਹੋਰ ਕਿੰਨੇ ਘੰਟੇ ਲੱਗ ਜਾਣਗੇ, ਪੁੱਤਰ ” 

ਡਰਾਟੀਵਰ ਬਿਨਾਂ ਉਸ ਵੱਲ ਮੁੜਿਆਂ ਹੀ ਬੋਲਿਆ, “ਹੁਣ ਇਕ ਵੱਜਿਆ ਏ । ਅਸੀ 
ਸ਼ਾਮ ਦੇ ਛੇ ਵਜੇ ਤੱਕ “ਆਮਾਨ` ਅੱਪੜ ਜਾਵਾਂਗੇ । ਪਰ ਉਹ ਵੀ ਤਾਂ ਜੇ ਰਾਹ ਵਿਚ ਕੋਈ ਰੁਕਾਵਟ 
ਨਾ ਪਈ ਤੇ 'ਰਮਥਾ` ਦੇ ਕਸਟਮ ਆਫਿਸ ਅੱਗੇ ਜਾਰਡਨ ਦੀ ਪੁਲਿਸ ਨੇ ਨਾ ਰੋਕਿਆ ।” 

“ਉਹ ਵੀ ਸਾਡੀਆਂ ਸਾਰੀਆਂ ਚੀਜ਼ਾਂ ਫਰੋਲਣਗੇ ?`` ਬੁੱਢੀ ਨੇ ਪੁੱਛਿਆ । 

“ਉਹਨਾਂ ਦੀ ਡਿਊਟੀ ਜੁ ਏ ।` 

ਤਾਂ ਇੰਝ ਕਰੀਂ ਪੁੱਤਰ ਤ੍ਰ ਉਹਨਾਂ ਨੂੰ ਟੋਕਰੀ ਨਾ ਫਰੋਲਣ ਦੋਈ' । ਉੱਝ ਈ ਦੱਸ ਢੋਈ' 


ਸਿਰਜਣਾ 35 


ਕਿ ਮੈਂ ਮੇਰੀ ਵਾਸਤੇ ਕੀ ਕ੍ਰਝ ਲੈ ਕੇ ਚੱਲੀ ਆਂ, ਪਈ ਉੱਬਲੇ ਹੋਏ... ...” 

'ਉੱਬਲੇ ਹੋਏ ਆਂਡੇ, ਖਜੂਰ ਦੀਆਂ ਪੇਸਟਰੀਆਂ, ਅਨਾਨਾਸ ਦਾ ਗੁੱਦਾ ਤੇ ਕਾਫ਼ੀ......”" 
ਡਰਾਈਵਰ ਨੇ ਝੱਟ ਸਭ ਚੀਜ਼ਾਂ ਗਿਣਾ ਦਿੱਤੀਆਂ । 

“ਕੁਝ ਸੋਬ ਵੀ ਹਨ ਤੇ ਬੱਚਿਆਂ ਲਈ ਕੁਝ ਕੱਪੜੇ ਵੀ : “ਕਰੀਮ` ਲਈ ਸੂਟ; ਉਹਦੇ 


ਵਰਗਾ ਹੀ 'ਇਲਿਆਸ`' ਲਈ ਤੋਂ “ਅਬਦੁਲ ਨੂਰ' ਲਈ ਲਾਲ ਰੌਗ ਦੀ ਜੈਕਟ । ਪਤਾ ਨਹੀ” _ 


ਕਿਉ' ਅਬਦੁਲ ਨੂਰ ਮੈਂਨੂੰ ਬਹੁਤ ਪਿਆਰਾ ਲਗਦਾ ਏ । ਸ਼ਾਇਦ ਏਸ ਕਰ ਕੇ ਕਿ ਉਸ ਦਾਵੀ 


ਉਹੋ ਨਾਂ ਏ ਜੋ ਉਸ ਦੇ ਨਾਨੇ ਦ' ਸੀ । ਉਹ ਪਿਛਲੇ ਤੋ ਪਿਛਲੇ ਵਰ੍ਹੇ ਕਰਿਸਮੱਸ ਦੇ ਦਿਨੀ” 
ਜੰਮਿਆ ਸੀ । ਸਾਨੂੰ ਵਾਇਰਲੈੱਸ `ਤੇ ਫੌਜੀਆਂ ਦੇ ਫੈਮਿਲੀ ਪ੍ਰੰਗਰਾਮ ਵਿਚ ਉਸ ਦੇ ਜਨਮ ਦੀ 
ਖ਼ਬਰ ਮਿਲ ਸੀ । ਮੈ ਤਾਂ ਨਹੀਂ ਸੀ ਇਹ ਪ੍ਰੰ ਗਹਾਮ ਸੁਣਿਆ ਪਰ ਮੇਰੇ ਇਕ ਦੋਸਤ ਨੇ ਦੱਸਿਆ 
ਸੀ । ਉਦੋ ਮੈਂ ਮੇਰੀ ਦੀ ਸਿਹਤਯਾਬੀ ਲਈ ਖ਼ੁਦਾ ਅੱਗੇ ਦੋ ਵਾਰ ਸਜਦੇ ਵਜੋ” ਮਿੱਟੀ ਨੂੰ ਚੈਮਿਆ 
ਸੀ । ਮੋਰੀ ਨੇ ਤਿੰਨ ਜਣੇਪੇ ਬਿਲਕੁਲ ਇਕੱਲੀ ਨੇ ਕੱਟੇ ਨੇ । ਉਸ ਦੀ ਸੱਸ ਮਰ ਚੁੱਕੀ ਏ ਤੇ ਮੈ ਉਸ 
ਦੀ ਮਾਂ ਉਸ ਤੱ ਬਹੁਤ ਦੂਰ ਸਾਂ । ਸੱਤ ਵਰ੍ਹੇ ਹੋ ਗਏ ਨੇ ਸਾਨੂੰ ਵਿਛੜਿਆਂ । ਬੱਸ ਉਸ ਦੀ ਸ਼ਾਦੀ 
ਹੋ ਜਾਣ ਦੇ ਵੇਲੇ ਤੋਂ । ਹੁਣ ਉਸ ਕੌਲ ਕਹੀਮ ਏ, ਇਲਿਆਸ ਏ, ਅਬਦੁਲ ਨਰ ਏ....-. ਪਰ 
ਸੱਤ ਵਰ੍ਹੇ ! ਸੱਤ ਵਰ੍ਹੇ ਕੋਈੀ ਥੋੜ੍ਹਾ ਸਮਾਂ ਤਾਂ ਨਹੀਂ” ਹੁੰਦਾ, ਪੁੱਤਰ ! ਸੱਤਾਂ ਵਰ੍ਹਿਆਂ ਵਿਚ ਉਹ ਮੈਨੂੰ 
ਮਿਲਣ ਨਾਜ਼ਰੱਥ ਤ ਜੋਰੋਸ਼ਲਮ ਨਹੀ ਆ ਸਕੀ । ਜਦੋ ਵੀ ਆਉਣ ਦਾ ਮੌਕਾ ਮਿਲਦਾ ਉਹ ਜਾਂ 
ਗਰਭਵਤੀ ਹੁੰਦੀ ਜਾਂ ਪ੍ਰਸੂਤ-ਪੀੜਾ ਸਹਿ ਰਹੀ ਹੈਦੀ । ਉਹਦਾ ਖਾਵੈਦ ਇਕ ਵਾਰ ਅਇਆ ਸੀ 
ਤੇ ਮੋਹਾ ਪੁੱਤਰ ਅੱਥਾਉਦ ਉਹਨੂੰ ਮਿਲਣ ਗਿਆ ਸੀ । ਉਹਨੇ ਅੱਬਾਉਦ ਨੂੰ ਦੱਸਿਆ ਸੀ ਕਿ ਮੇਰੀ 
ਏਨੀ ਕਮਜ਼ੋਰ ਹੋ ਗਈ ਏ ਕਿ ਹੁਣ ਤਾਂ ਉਸ ਦੇ ਵਾਲਾਂ ਵਿਚ ਧੌਲੇ ਵੀ ਆ ਗਏ ਨੇ । ਵਿਚਾਰੀ 
ਮੋਰੀ ! ਉਸ ਦੇ ਏਨੀ ਛੋਟੀ ਉਮਰ ਵਿਚ ਹੀ ਧੌਲੇ ਆ ਰਾਏ ! ਕਿੰਨੀ ਉਮਰ ਹੋਵੇਗੀ ਭਲਾ ਉਸ 
ਦੀ £ ਉਸ ਦੇ ਹਾਣ ਦੀਆਂ ਦੇ ਤਾਂ ਅਜੇ ਵਿਆਹ ਵੀ ਨਹੀ” ਹੋਏ । ਹੁਣ ਮਸਾਂ ਛੱਬੀਆਂ ਵਰ੍ਹਿਆਂ 
ਦੀ ਹੋਵੇਗੀ; ਅਜੇ ਇਸ ਤੋ ਵੀ ਕੁਝ ਛੋਟੀ । ਅੱਥਾਉਦ ਤੋ ਉਹ ਦੋ ਵਰ੍ਹੇ ਛੋਟੀ ਏ । ਅੱਥਾਉਦ ਦਾ 
ਅਜੇ ਵਿਆਹ ਵੀ ਨਹੀ ਹੋਇਆ ਤੇ ਮੌਰੀ ਦੇ ਤਿੰਨ ਪੁੱਤਰ ਹੋ ਗਏ ਨੇ. ਕਰੀਮ ਤੋਂ..... 

''ਇਲਿਆਸ ਤੇ ਅਬਦੁਲ ਨਰ .. ... ਤੇ ਪਿਛਲੇ ਪੁੱਤਰ ਦਾ ਉਹੋ ਨਾਂ ਏ ਜੋ ਉਸ ਦੇ 


“ਰੱਬ ਤੇਰਾ ਭਲਾ ਕਰੇ, ਪੁੱਤਰ, ਤੇਰਾ ਚੇਤਾ ਬੜਾ ਚੈਗਾ ਏ ! ਸੁੱਖ ਨਾਲ ਨੌਜਵਾਨਾਂ ਦੇ 
ਚੇਤੇ ਬੜੇ ਚੰਗੇ ਹੁੰਦੇ ਨੇ । ਮੈ" ਜਦੋ" ਤੇਰੀ ਉਮਰ `ਚ ਸਾਂ ਤੇ ਹੁਣ ਵਾਂਗ ਮੋਰੀ ਪਿੱਠ `ਚ ਕ੍ਰੱਥ ਨਹੀ” 
ਸੀ ਪਿਆ ਤਾਂ ਮੈਨੂੰ ਸਾਡੀ ਬਿਰਾਦਰੀ ਦੇ ਸਾਰੇ ਮੋਡਿਆਂ ਦੇ ਵਿਆਹਾਂ ਤੇ ਮੌਤਾਂ ਦੀਆਂ ਤਾਰੀਖਾਂ 
ਯਾਦ ਹੁੰਦੀਆਂ ਸਨ । ਲੌਕਾਂ ਮੇਰਾ ਨਾਂ ਰਜਿਸਟਰ ਪਾਇਆ ਹੋਇਆ ਸੀ । ਪਰ ਹੁਣ ਉਹ ਗੱਲਾਂ ਕਿੱਥੇ, 
ਪੁੱਝੇਰੋਂ,., -.. ; ਤੋਂ ਬੁੱਢੀ ਬੋਲਦੀ ਹੀ ਚਲੀ ਗਈ-- 

“ਅਸਲ ਵਿਚ ਇਹ ਜਿਹੜਾ ਦੁੱਖ ਐ ਨਾ ਪੁੱਤਰ, ਇਹ ਆਦਮੀ ਨੂੰ ਲੈ ਬਹਿੰਦੈ । ਇਹਦੇ 
ਨਾਲ ਚੇਤਾ ਵੀ ਰਹਿ ਜਾਂਦੇ ਤੇ ਦੇਹ ਵੀ ਥੱਕ-ਟੁੱਟ ਜਾਂਦੀ ਏ । ਉਚ ਅਸੀ' ਜਾੱਫ਼ਾ` ਰਹਿੰਦੇ ਸਾਂ । 
ਤੈਨੂੰ ਪਤਾ ਏ ਨਾ ਉਸ ਥਾਂ ਦਾ £ ਉੱਥੇ ਅਸੀਂ ਦਰਜ-ਇਲ-ਕਲਾਂ' ਰਹਿੰਦੇ ਸਾਂ ਜਿਥੇ ਸਾਡਾ 
ਸੈਤਰਿਆਂ ਦਾ ਬਾਗ਼ ਹੁੰਦਾ ਸੀ । ਸੰਤਰੇ ਕਾਹਦੇ ਸਨ, ਸਾਡੇ ਬਾਗ਼ ਦੇ, ਬੱਸ ਪੁੱਛੋ ਨਾ--ਸੋਨੇ ਰੈਗੇ 


36 ਸਿਰਜਣਾ 


ਤੋਂ ਅੰਤਾਂ ਦੇ ਮਿੱਠੇ । ਅਸੀਂ ਸਰਾ ਕੌੜਮਾ ਉੱਥੇ ਕਾਫੀ ਚਿਰ ਰਹੇ । ਮੋਰਾ ਪਤੀ ਸਭ ਦਾ ਮੋਹਰੀ, 
ਸੀ ਤੇ ਅਸੀਂ ਉਸ ਨੂੰ ਮੁਖਤਾਰ ਕਿਹਾ ਕਰਦੇ ਸਾਂ । ਸਾਡਾ ਘਰ ਹਰ ਕਿਸੇ ਲਈ ਖੁਲ੍ਹਾ ਸੀ ਤੇ 
ਰਿਵਾਜ ਅਨੁਸਾਰ ਆਏ-ਗਿਆਂ ਦੀ ਆਓ-ਭਗਤ ਵੀ ਉਹੋ ਹੀ ਕਰਦਾ । ਅਸੀ' ਹਰ ਵੇਲੇ ਆਉਣ- 
ਜਾਣ ਵਾਲਿਆਂ ਲਈ ਖਾਣ-ਪੀਣ ਲਈ ਕਰ ਝ ਨਾ ਕੁਝ ਤਿਆਰ ਕਰਦੇ ਰਹਿੰਦੇ, ਹਰ ਵੌਲੇ ਅੰਗੀਠੀ 
ਨੂੰ ਫੂਕਾਂ ਮਾਰਦੇ ਰਹਿੰਦੇ ਤੇ ਸਾਡੇ ਘਰ ਹਰ ਸਮੇਂ ਪ੍ਰਾਹੁਣਿਆਂ ਦੇ ਕਹਿਕਹੇ ਸੁਣਦੇ ਰਹਿੰਦੇ... .. 


# ਤੈਨੂੰ ਪਤਾ ਏ ਕਿ ਮੇਰੀ ਦੇ ਵਿਆਹ ਵਾਲੇ ਦਿਨ ਸਾਡੇ ਘਰ ਰਾਤ ਰਹਿਣ ਵਾਲੇ ਵੀਹ ਤੋ ਵਧ 


ਮਹਿਮਾਨ ਸਨ...... ਮੰਜੋ-ਬਿਸਤਰਿਆਂ ਦੀ ਕੋਈ ਘਾਟ ਨਹੀ ਸੀ; ਖਾਣਾ ਵੀ ਵਾਧੂ ..... ਤਾਂਬੇ 
ਦੇ ਬੇਸ਼ੁਮਾਰ ਬਰਤਨ ਜੌ ਅੱਬਾਉਦ ਦਾ ਬਾਬਾ ਦਮਾਸਕੱਸ ਤੱ ਲਿਆਇਆ ਸੀ -.... ਪਰ ਹੁਣ 
ਕੁਝ ਵੀ ਬਾਕੀ ਨਹੀ ਰਿਹਾ: ਘਰ, ਸੈਤਰਿਆ ਦਾ ਬਾਗ, ਬਿਸਤਰੇ, ਭਾਂਡੇ--ਸਭ ਕ੍ਝ ਚਲਾ 
ਗਿਆ ! ਬੱਸ ਲੈ ਦੇ ਕੇ ਦੇ ਦਰੀਆਂ, ਦੋ ਪੱਕੇ ਬਿਸਤਰੇ, ਦੋ ਭਾਂਡੇ ਤੇ ਇਕ ਮੋਜ਼ ਜਿਹੜਾ ਸਿਹਰਾ 
ਵਿਚ ਜਾਣ ਤੋ ਪਹਿਲਾਂ ਅੱਬਾਉਦ ਨੇ ਖ਼ੁਦ ਬਣਾਇਆ ਸੀ । ਹੁਣ ਤਾਂ ਮੰ ਰਹਿੰਦੀ ਵੀ ਇਕੋ ਹੀ. 


੨ 


- ਕਮਰੇ `ਚ ਹਾਂ--ਬੱਸ ਏਸੇ ਤਰ੍ਹਾਂ ਹੀ ਦਿਨ ਟੱਪੀ ਜਾਂਦੇ ਨੇ ! ਏਨੀ ਤੇਜ਼ ਨਾ ਚਲਾ ਪੁੱਤਰ, 


ਮੇਰੀਆਂ ਤਾਂ ਹੱਡੀਆਂ ਕੜਕਣ ਲੱਗ ਪਈਆਂ 2 ! ਪਹੈਚ ਗਏ ਆਪਾਂ £ ਇਹ ਘਰ ਜਿਹੇ ਕੀ 
ਨੇ ! ਆਮਾਨ ਨਹੀਂ ਕੀ £ ਅੱਛਾ, ਇਹ ਰੱਮਥਾ ਹੈ ..... ਤਾਂ ਏਥੇ ਫੇਰ ਪੜਤਾਲ ਹੋਏਗੀ £” 
ਕਾਰ ਰੁਕੀ ਤੇ ਡਰਾਈਵਰ ਪਾਸਪੋਰਟ ਲੈ ਕੇ ਬਾਹਰ ਨਿਕਲਿਆ । ਬੁੱਢੀ ਤਾਕੀ ਖੋਲ੍ਹਣ 
ਲਈ ਖੌਝਲਦੀ ਰਹੀ ਤੇ ਫਿਰ ਤਾਕੀ ਖੌਲ੍ਹ ਕੋ ਆਪਣਾ ਸਿਰ ਬਾਹਰ ਕੱਢਿਆ ਤੇ ਇਕ ਲੰਬਾ ਸਾਹ 
ਭਰਦਿਆਂ ਇਕ ਸਿਪਾਹੀ ਨੂੰ ਆਵਾਜ਼ ਦਿੱਤੀ ਜਿਸ ਦਾ ਚਿਹਰਾ ਤਾਂਬੇ ਰੈਗਾ ਸੀ ਤੋਂ ਸਿਰ ਉਤੇ ਲਾਲ 


₹`` ਰਗ ਦਾ ਕੱਪੜਾ ਬੰਨ੍ਹਿਆ ਹੋਇਆ ਸੀ । ਸਿਪਾਹੀ ਆਇਆ ਤਾਂ ਬੁੱਢੀ ਹੌਲੀ ਜਿਹੇ ਬੋਲੀ-- 


ਕੰ 


“ਪੁੱਤਰ, ਉਹ ਪਿੱਛੇ ਡਿੱਗੀ “ਚ ਜਿਹੜੀ ਟੋਕਰੀ ਏ ਨਾ, ਉਹ ਮੇਰੀ ਏ...... ਉਸ ਨੂੰ 
ਫਰੋਲਣ ਦੀ ਲੋੜ ਨਹੀਂ', ਮੈ ਉੱਝ ਹੀ ਦੱਸ ਦਿੰਨੀਆਂ ਕਿ ਉਸ ਵਿਚ ਕੀ ਏ । ਉੱਥਲੇ ਹੋਏ ਆਂਡੇ 
-- (ਭੀ 

“ਉੱਬਲੇ ਹੋਏ ਆਂਡੇ $` ਸਿਪਾਹੀ ਨੇ ਹੈਰਾਨੀ ਨਾਲ ਪੁਛਿਆ । 

“ਹਾਂ, ਮੈ` ਮੇਰੀ ਨੂੰ ਮਿਲਣ ਜਾ ਰਹੀ ਆਂ ਨਾ $£ ਉਹ ਨਾਜ਼ਰੱਥ ਤੋਂ ਜੋਰੋਸ਼ਲੱਮ ਆ ਰਹੀ 
ਏ । ਮੋਰਾ ਖਿਆਲ ਸੀ ਕਿ ਉੱਬਲੇ ਹੋਏ ਆਂਡੇਂ...... "ਰੰ 

“ਪਰ ਉੱਬਲੇ ਹੋਏ ਕਿਉਂ £ ਹੋ ਸਕਦਾ ਏ ਮੋਰੀ ਉਹਨਾਂ ਨੂੰ ਤਲ ਕੇ ਖਾਣਾ ਵਧੇਰੇ ਪਸੰਦ 


ਕਰਦੀ ਹੋਵੇ, ਪੁਲਿਸ ਵਾਲੇ ਨੇ ਟੋਕਿਆ । 


ਬੁੱਢੀ ਦੇ ਚਿਹਰੇ ਉੱਤੇ ਇਕ 'ਬੁੱਢੀ-ਮੁਸਕਾਨ` ਫੈਲ ਗਈ ਸੀ, ਕਹਿਣ ਲੱਗੀ, ''ਮੈ' 
ਸੋਚਿਆ ਤਾਂ ਸੀ । ਫਿਰ ਮੈ' ਖੁਦ ਨੂੰ ਹੀ ਕਿਹਾ ਕਿ ਕੱਚੇ ਆਂਡੇ ਚਲਦੀ ਕਾਰ 'ਚ ਹਿੱਲ-ਜੁੱਲ ਕੇ 
ਟੁੱਟ ਸਕਦੇ ਨੇ ਤੇ ਉਹ ਪੇਸਟਰੀਆਂ, ਅਨਾਨਾਸ ਦੇ ਗੁੱਦੇ ਤੇ ਕੱਪੜਿਆਂ ਨੂੰ ਖ਼ਰਾਬ ਕਰ ਸਕਦੇ ਨੇ । 
ਮੇਰੀ ਕਹਿੰਦੀ ਸੀ ਕਿ ਉਥੇ ਕਪੜਾ ਬੜਾ ਮਹਿੰਗਾ ਏ । ਤੂੰ ਸੁਣਿਆ ਏ ਏਸ ਬਾਰੇ ਕੁਝ £ ਨਾਲੋਂ 


` ਪੁੱਤਰ, ਓਥੇ ਆਂਡੇ ਉੱਕਾ ਹੀ ਨਹੀ ਮਿਲਦੇ । ਇਹ ਮੈਨੂੰ ਉਹਨਾਂ ਲੌਕਾਂ ਨੇ ਦੱਸਿਆ ਸੀ ਜੋ 


ਪਿਛਲੇ ਸਾਲ ਜੋਰੋਸ਼ਲੱਮ ਗਏ ਸਨ । ਉਹ ਤਾਂ ਇਹ ਵੀ ਕਹਿੰਦੇ ਸਨ ਕਿ ਉਥੇ ਮੀਟ ਵੀ ਘੱਟ 
ਮਿਲਦਾ ਏ । ਮੈ' ਤਾਂ ਮੋਰੀ ਲਈ ਮੀਟ ਲੈ ਜਾਂਣ ਦੀ ਵੀ ਸੌਚੀ ਸੀ ਪਰ ਫੇਰ ਮੈਨੂੰ ਖ਼ਿਆਲ 


ਸਿਰਜਣਾ 37 


ਆਇਆ ਕਿ ਇਹ ਰਾਹ ਵਿਚ ਖ਼ਰਾਬ ਹੋ ਜਾਏਗਾ । ਚਲੋ, ਘੱਟ ਖਾ ਲੈਣਗੇ । ਉੱਝ ਵੀ ਜਦ ਤਕ 
ਮੌਰੀ ਤੇ ਉਹਦਾ ਘਰ ਵਾਲਾ ਜੀਂਦੇ ਨੈ ਖ਼ੁਦਾ ਦੀ ਬਹੁਤ ਮਿਹਰ ਏਂ ਉਹਨਾਂ 'ਤੇ । ਖ਼ੁਦਾ ਦਾ ਸ਼ੁਕਰ 
ਏ ਕਿ ਅਸੀਂ' ਕਾਫ਼ੀ ਖੁਸ਼ਹਾਲ ਹਾਂ ਤੇ ਹੋਰ ਕਈ ਸਾਡੋ ਨਾਲੋ ਵੀ ਬਿਹਤਰ ਹਾਲ 'ਚ ਨੂੰ...... 
ਗੁਆਚਿਆ ਪੈਸਾ ਮੁੜ ਮਿਲ ਸਕਦਾ ਏ; ਢਹੇ ਘਰ ਮੁੜ ਬਣਾ ਸਕਢੇ ਆਂ ਬੱਸ ਸਾਡੇ ਮਨੁੱਖਾਂ 
ਵੀ ਸੁੱਥ ਚਾਹੀਦੀ ਏ । ਅਨਿਆ ਇਕ ਦਿਨ ਆਪਣੀ ਮੌਤ ਮਰ ਜਾਂਦਾ ਏ ਤੇ ਜਦੋ' ਅੱਬਾਉਦ ਪਰਤ 
ਆਏਗਾ ਤਾਂ ਤੂੰ ਵੇਖੇਂਗਾ ਕਿ ਮੋਰੀਆਂ ਅੱਖਾਂ ਦੇ ਹੌਝ੍ਹ ਕਿਧਰੇ ਉੱਡ-ਪੁੱਡ ਜਾਣਗੇ । ਪਰ ਫੋਰ ਵੀ 
ਮੈਨੂੰ ਹੋਰ ਕਿਸੇ ਚੀਜ਼ ਦਾ ਏਨਾ ਗ਼ਮ ਨਹੀਂ ਜਿੰਨਾ ਮੋਰੀ ਦੇ ਵਿਛੌੜੇ ਦਾ । ਅੱਜ ਪੂਰੇ ਸੱਤ ਵਰ੍ਹੇ ਹੌ 
ਗਏ ਨੰ ਪੁੱਤਰ ਮੇਰੀ ਨੂੰ ਮੇਰੇ ਕੋਲੋਂ ਗਿਆਂ । ਉਸ ਦਾ ਵਿਆਹ ਕੀ ਹੋਇਆ ਕਿ ਉਹ ਮੋਰੇ ਤੋਂ ਦੂਰ 
ਚਲੀ ਗਈ । ਹੱ ਸੁੱਖ ਨਾਲ ਉਹਦੇ ਤਿੰਨ ਪੁੱਤਰ ਹੋ ਗਏ ਨੋ--ਕਰੀਮ, ਇਲਿਆਸ ਅਤੇ 
ਅਬਦੁਲ ਨ੍ਰਰ ।” 

ਜਦੋਂ ਬੁੱਢੀ ਨੇ ਡਰਾਈਵਰ ਨੂੰ ਕਾਰ ਵਲ ਆਉ ਦਿਆਂ ਤੱਕਿਆ ਤਾਂ ਉਸ ਆਪਣੇ ਲਫ਼ਜ਼ 
ਮਹ ਵਿਚ ਹੀ ਨਿਗਲ ਲਏ ਤੇ ਉਹ ਤਾਕੀ ਤੋਂ ਅੰਦਰ ਹੋ ਗਈ । ਫਿਰ ਉਹ ਕੰਬਲ ਦੀ ਬੁੱਕਲ ਨੂੰ 
ਠੀਕ ਕਰਦਿਆਂ ਬੈਗ ਵਿਚੋਂ ਕਢਿਆ ਹੋਇਆ ਕੇਕ ਖਾਣ ਲੱਗੀ ਤੇ ਮੁੰਹ ਵਿਚ ਹੀ ਬ੍ੜਬੁੜਾਈ, 
“ਬੁਦਾ ਤ੍ਰੈ ਰਹੀਮ ਏ'”, ਤੇ ਕਾਰ ਮੁੜ ਆਪਣੇ ਰਾਹ ਚੱਲ ਪਈ । 

“ਪੁੱਤਰ, ਭਲਾ ਓਥੇ ਆਮਾਨ ਵਿਚ ਜੁਬਰਾਨ-ਅਲ-ਸਯੇਗ ਕਿਥੇ ਰਹਿੰਦਾ ਏ $” 

“ਨਹੀਂ, ਮੈਨੂੰ ਨਹੀ ਪਤਾ ।” 

ਤਾਂ ਫਿਰ ਮੈਂ ਇਹ ਕਿਵੇਂ” ਮੰਨਾਂ ਕਿ ਤੂੰ ਅਕਸਰ ਆਮਾਨ ਜਾਇਆ ਕਰਨਾ ਏ' ? ਤੈਨੂੰ 
ਇਹ ਸਭ ਪਤਾ ਹੋਣਾ ਚਾਹੀਦਾ ਏ । ਜੁਬਰਾਨ ਦੀ ਓਥੇ ਬਜਾਜ਼ੀ ਦੀ ਦੁਕਾਨ ਏ...... ਓਸ ਗਲੀ 
ਦਾ ਨਾਂ ਮੈਨੂੰ ਚੇਤੇ ਨਹੀ" ਰਿਹਾ । ਠਹਿਰ 'ਜ਼ਰਾ, ਮੈ ਵੇਖਨੀ ਆਂ; ਅੱਬਾਉਦ ਨੇ ਮੈਨੂੰ ਇਕ ਕਾਗਜ਼ 
ਉੱਤੇ ਲਿਖ ਕੇ ਦਿੱਤਾ ਸੀ .....ਲੌ, ਇਹ ਲੱਭ ਗਿਆ । ਪੜ੍ਹ ਜ਼ਰਾ ਇਸ ਨੂੰ । ਹੁਣ ਤੇਂ ਲੱਭ 
ਸਾਏਂਗੀ ਨਾ ਉਸ ਦੀ ਦੁਕਾਨ 1 ਮੈਂ ਰਾਂਤ ਨੂੰ ਓਥੇ ਹੀ ਰਹਿਣਾ ਏ । ਇਹ ਆਦਮੀ ਸਾਡਾ ਦੂਰ ਦਾ 
ਰਿਸ਼ਤੇਦਾਰ ਏ ਤੇ ਇਹਦੀ ਵਹੁਟੀ ਕਾਨਵੈੱਟ ਸਕੂਲ ਵਿਚ ਮੋਰੀ ਨਾਲ ਪੜ੍ਹਦੀ ਸੀ । ਇਹ ਦੋਵੇ" 

ਸਹੇਲੀਆਂ ਸਨ । ਤੇਰਾ ਕੀ ਖਿਆਲ ਏ ਕਿ ਸਾਡੇ ਓਥੇ ਅੱਪੜਨ ਵੇਲੇ ਤਕ ਉਸ ਦੀ ਦੁਕਾਨ ਖੁਲ੍ਹੀ 

ਹੋਵੇਗੀ । ਤੂੰ ਚੁੱਪ ਕਿਉ” ਏ` ? ਥੱਕ ਗਿਆ ਹੋਵੇਗਾ, ਸ਼ਾਇਦਾ । ਖ਼ੈਰ, ਕੋਈ ਗੱਲ ਨਹੀਂ; ਇਸ 
ਵਿਚ ਤੇਰਾ ਕੋਈ ਕਸੂਰ ਨਹੀਂ । ਇਸ ਸਫ਼ਰ ਨੇ ਤਾਂ ਮੇਰਾ ਵੀ ਹੱਡ-ਹੱਡ ਦੁਖਣ ਲਾ ਦਿੱਤਾ ਏਂ । 
ਜੇ ਕਿਤੇ ਤੇਰੋਂ ਵਾਂਗ ਮੈਨੂੰ ਵੀ ਹਫ਼ਤੇ `ਚ ਤਿੰਨ ਵਾਰ ਅਜਿਹਾ ਸਫਰ ਕਰਨਾ ਪੈ ਜਾਏ ਤਾਂ ਮੋਰਾ ਤਾਂ 
ਬੁਰਾ ਹਾਲ ਹੋ ਜਾਏ । ਮੇਰੇ ਤਾਂ ਚਿੱਤ-ਚੇਤੇ ਵੀ ਨਹੀ' ਸੀ ਕਿ ਮੈ ਮੈਨੂੰ ਇਹ ਸਫ਼ਰ ਕਰਨਾ ਪਏਗਾ, 
ਪਰ ਮੈਨੂੰ ਕਰਨਾ ਹੀ ਪਿਆ । ਮੈ" ਇਹ ਮੌਕਾ ਹੱਥੋਂ ਨਹੀ” ਸਾਂ ਖੁੰਝਾ ਸਕਦੀ...... ਭਾਵੇ” ਇਹ 
ਸਫ਼ਰ ਮੈਨੂੰ ਪੈਦਲ ਵੀ ਕਿਉ” ਨਾ ਕਰਨਾ ਪੈਂਦਾ । ਜੋ ਤੂੰ ਵੀ ਕਿਸੇ /ਦਾ ਪਿਓ ਹੁੰਦਾ ਤਾਂ ਤੈਨੂੰ 
ਮਹਿਸੂਸ ਹੁੰਦ ਕਿ ਇਕ ਮਾਂ ਆਪਣੇ ਬੱਚੇ ਲਈ ਕਿਵੇ“ ਤਾਂਘੁਦੀ ਏ । ਜਹਾਨ ਵਿਚ ਔਲਾਦ ਤੋ ਵੱਧ 
ਕੋਈ ਚੀਜ਼ ਪਿਆਰੀ ਨ0' । ਹਾਂ, ਪੋਤਰੇ ਦੀ ਗੱਲ ਹੋਰ ਏ । ਪਤਾ ਨਹੀਂ ਕਿਉਂ, ਮੋਰਾ ਅੰਦਰਲਾ 
ਮੇਰੇ ਵੱਸ ਵਿਚ ਨਹੀਂ` ਰਹਿੰਦਾ ..... ਬੱਸ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹੁੰਦੀ ਕਿ ਇਹ ਰਾਤ 
ਬਹੁਤ ਛੇਤੀ ਖ਼ਤਮ ਹੋ ਜਾਵੇ । ਕਲ੍ਹ ਨੂੰ ਮੈ” ਇਕ ਹੋਰ ਕਾਰ ਵਿਚ ਮੋਰੀ ਨੂੰ ਮਿਲਣ ਜਰੋਸ਼ਲੱਮ ਜਾ 


38 ਸਿਰਜਣਾ 


<< 


ਰਹੀ ਰੌਵਾਂਗੀ । ਤੇਰੇ ਵਰਗਾਂ ਹੀ ਭਲਾ ਇਕ/ਹੋਰ ਡਰਾਈਵਰ ਉਸ ਕਾਰ ਨੂੰ ਚਲਾ ਰਿਹਾ ਹੋਵੇਗਾ ! 
ਮੈਂ ਮੇਰੀ ਨੂੰ ਚੁੰਮ-ਚੁੰਮ ਕੇ ਬਾਵਰੀ ਹੋ ਜਾਵਾਂਗੀ; ਉਸ ਦੇ ਪਿੰਡੇ ਦੀ ਮਹਿਕ ਦਾ ਸਵਾਦ ਮਾਣਾਂਗੀ 
ਜਿਹੜਾ ਕਿੰਨਾ ਹੀ ਚਿਰ ਰੋਇਆ ਮੈ ਚੱਖਿਆ ਤਕ ਨਹੀ । ਮੈ ਉੱਸ ਨਾਲ ਓਦੋਂ” ਤੱਕ ਗੱਲਾਂ 
ਕਰਦੀ ਰਹਾਂਗੀ ਜਦ ਭਕ ਮੇਰੇ ਹੋਠ ਖੁਸ਼ਕ ਨਹੀਂ' ਹੋ ਜਾਂਦੇ । ਉਸ ਤੋਂ` ਜਾਫ਼ਾ ਬਾਰੇ ਪੁੱਛਾਂਗੀ; ਉਹ 
ਜ਼ਰੂਰ ਉਥੇ ਹੋ ਆਈ ਹੋਵੇਗੀ । ਪਤਾ ਨਹੀਂ ਹੁਣ ਤਕ ਸਾਡੇਂ ਘਰ ਦਾ ਕੀ ਬਣਿਆ ਹੋਵੇਗਾ £ ਕਿਤੇ 
ਢਹਿ ਤਾਂ ਨਹੀਂ ਗਿਆ ਹੋਵੇਗਾ ਹੁਣ ਤਕ £ ਸਾਡੇ ਸਕਿਆਂ `ਚੋਂ ਹੁਣ ਕੌਣ-ਕੌਣ ਉਥੇ ਰਹਿੰਦੇ 
ਹੋਣਗੇ ? ਤੇ ਸਾਡਾ ਬਾਗ਼ £ ਕੀ ਮੇਰੀ ਨੇ ਸਾਡੇ ਬਾਗ਼ ਦੇ ਸੰਤਰੇ ਖਾਧੇ ਹੋਣਗੇ $ ਤੇ ਚਰਚ ਦਾ ਕੀ 
ਬਣਿਆ ਹੋਏਗਾ ?£ ਕੀ ਫਾਦਰ ਇਬਰਾਹੀਮ ਅਜੇ ਵੀ ਚਰਚ ਦਾ ਪਾਦਰੀ ਏ £ ਤੇ ਮੇਰੀਆਂ 
ਸਹੇਲੀਆਂ-- ਸਾਰਾੱਹ, ਉਮ ਜਮੀਲ ਤੇ ਮਾਹਿਆਨ' £ ਕੀ ਉਹ ਜਿਉੱਦੀਆਂ ਹੋਣਗੀਆਂ £ 

ਫਿਰ ਬੁੱਢੀ ਨੇ _ ਆਪਣੀਆਂ ਤਿੰਨਾਂ ਸਹੇਲੀਆਂ ਦੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ 
ਦਿੱਤੀਆਂ । ਅਜੇ ਉਸ ਆਪਣੀ ਆਖਰੀ ਸਰੇਲੀ ਦੀ ਕਹਾਣੀ ਸੁਣਾਈ ਹੀ ਸੀ ਕਿ ਉਸ ਦੀਆਂ 
ਪਲਕਾਂ ਨੀਂਦ ਨਾਲ ਬੋਝਲ ਹੋ ਗਈਆਂ ਤੇ ਉਸ ਦਾ ਸਿਰ ਮੌਢੇ ਉੱਤੇ ਲੁੜ੍ਹਕ ਗਿਆ । :-ਏ 

ਜੁਬਰਾਨ ਦੀ ਬਜਾਜ਼ੀ ਦੀ ਦੁਕਾਨ ਤੇ ਅੱਪੜ ਕੇ ਡਰਾਈਵਰ ਨੇ ਬੁੱਢੀ ਨੂੰ ਜਗਾਇਆ । ਉਹ 
ਅੱਭੜਵਾਹੇ ਉੱਠੀ ਤੇ ਉੱਠਣ ਸਾਰ ਕਾਰ ਦੇ ਪਿੱਛੋ ਦੇਖਿਆ ਕਿ ਉਸ ਦੀ ਟੋਕਰੀ ਤਾਂ ਸਹੀ 
ਸਲਾਮਤ ਸੀ । ਰ੍ 

ਜੋਰੋਸ਼ਲੱਮ ਅੱਪੜ ਕੇ ਉਹ ਮੰਡਲਬੌਮ ਗੇਟ ਦੇ ਸਾਹਮਣੇ ਇਕ ਖੁਰਦਰੇਂ ਪੱਥਰ ਉੱਤੇ ਪੈਰਾਂ 
ਭਾਰ ਬੈਠ ਗਈ । ਆਸੇ-ਪਾਸੇ ਫੁੱਲ ਵੇਚਣ ਵਾਲਿਆਂ ਤੇ ਰੇੜ੍ਹੀ ਵਾਲਿਆਂ ਦਾ ਸ਼ੋਰ ਸੀ । ਸਭ 
ਆਪਣਾ-ਆਪਣਾ ਮਾਲ ਵੇਚਣ ਲਈ ਆਵਾਜ਼ਾਂ ਦੇ ਰਹੇ ਸਨ । ਲੋਕਾਂ, ਰੇੜ੍ਹੀ ਵਾਲਿਆਂ, ਪੱਤਰਕਾਰਾਂ, 
ਚਿਹਰਿਆਂ, ਟੋਕਰੀਆਂ ਦੇ ਢੇਰਾਂ ਤੇ ਧਾਰਮਿਕ ਤਸਵੀਰਾਂ ਦੀ ਭੀੜ ਵਿਚ ਜਿਵੇ” ਗ੍ਰੰਮ-ਗੁਆਚ 
ਗਈ ਸੀ । 

ਕਿਸੇ ਚਾਹਨਾ ਨਾਲ ਉਤੇਜਿਤ ਚਿਹਰੇ ਉਸ ਦੇ ਕੋਲੋਂ ਦੀ ਗੁਜ਼ਰ ਰਹੇਂ ਸਨ ਪਰ ਉਸ ਨੂੰ ਉਹ 
ਸਭ ਇਕੋ ਜਿਹੇ ਜਾਪਦੇ ਸਨ । ਰਹ ਪਾਸੇ ਕੁਝ ਤਲਾਸ਼ ਕਰਦੀਆਂ ਅੱਖਾਂ; ਇਕ ਦੂਜੇ ਦੇ ਮੋਢਿਆਂ 
ਉਤੋ' ਦੀ ਕ੍ਰਝ ਦੇਖਣ ਲਈ ਉੱਭਰੀਆਂ ਧੌਣਾਂ ...... ਤੇ ਐਨ ਏਸ ਵੇਲ ਉਹ ਲੱਕ ਅਉਣੋ ਸ਼ੂਰੁ 
ਰੇ ਜਿਨ੍ਹਾਂ ਨੇ ਖੋਹੀ ਹੋਈ ਧਰਤੀ ਤੋਂ ਜੌਰਡਨ ਦੀ ਧਰਤੀ `ਤੇ ਆਉਣਾ ਸੀ ਤੋਂ ਜਿਨ੍ਹਾਂ ਦੀ ਗ 
ਘੜੀ ਬੜੀ ਬੇਸਬਰੀ ਨਾਲ ਉਡੀਕ ਹੋ ਰਹੀ ਸੀ । ਉਹ ਆਏ ਤਾਂ ਲੌਕਾਂ ਉਹਨਾਂ ਨੂੰ ਗਲਵਕੜੀਆਂ 
`ਚ ਲੈ ਲਿਆ । ਪਰ ਮੇਰੀ £ ਉਹ ਚਿਹਰਾ ਕਿੱਥੇ ਸੀ ਜਿਸ ਦੀ ਉਸ ਬੁੱਢੀ ਨੂੰ ਤਲਾਸ਼ ਸੀ। 
ਪਹਿਲਾਂ ਕਿੰਨ੍ਹਾਂ ਨੇ ਆਉਣਾ ਸੀ £ ਜਾਫ਼ਾ ਵਾਲਿਆਂ £ ਨਾਜ਼ਰੱਖ ਜਾਂ ਹੈਫ਼ਾ ਵਾਲਿਆਂ ਉ 

ਬਿਲਾਸ਼ੱਕ ਮੋਰੀ ਅਜੇ ਇਹਨਾਂ ਆਉਣ ਵਾਲਿਆਂ ਵਿਚ ਨਹੀਂ” ਸੀ ਤੇ ਬੁੱਢੀ ਨੂੰ ਅੱਚਵੀ 
ਲੱਗੀ ਹੋਈ ਸੀ ! 

ਉਸ ਦੇ ਉਥੇ ਬੈਠੀ-ਬੈਠੀ ਦੇ ਪੈਰਾਂ 'ਚ ਪੀੜ ਹੋਣ ਲੱਗ ਪਈ ਸੀ ਤੇ ਉਸ ਦਾ ਗਲਾਂ ਖ੍ਰਸ਼ਕ 
ਹੋ ਰਿਹਾ ਸੀ । ਇੰਝ ਲੱਗਦਾ ਸੀ ਜਿਵੇ" ਉਸ ਨੂੰ ਕੁੱਖ ਲੱਗ ਆਈ ਹੋਵੇ । ਉਸ ਨੇ ਸਾਹਮਣੇ ਖੜ੍ਹ 
ਕਿਸਾਨ ਦੇ ਲਬਾਦੇ ਦਾ ਲੜ ਖਿੱਚ ਕੇ ਕਿਹਾ, ''ਜ਼ਰਾ ਇਕ ਪਾਸੇ ਨੂੰ ਹੋਈ" ਮੈ” ਮੇਰੀ ਨੂੰ ਦੇਖਣਾ 
ਦੇ। ਮੋਰੀ, ਮੋਰੀ ਧੀ ਜਿਸ ਨੇ ਨਾਜ਼ਰੱਥ ਤੇ ਆਉਣਾ ਏ । ਜੇ ਤੈਨੂੰ ਕੋਈ ਜਣਾ ਉਮ ਅੱਬਾਊਦ 


ਸਿਰਜਣਾ ਨ 


ਦਾ ਨਾਂ ਲੈ ਕੇ ਆਵਾਜ਼ਾਂ ਮਾਰਦਾ ਦਿਸੇ ਤਾਂ ਉਸ ਨੂੰ ਮੈਨੂੰ ਮਿਲਾ ਦਈ' । ਮਿਲਾ ਦਏ'ਗਾ ਨਾਂ 
ਮੈਨੂੰ ਇਸ ਟੋਕਰੀ ਕੌਲ ਬੈਠਣਾ ਪੈ ਰਿਹਾ ਏ...... ਇਹ ਨਾ ਹੁੰਦੀ ਤਾਂ ਮੈ ਵੀ ਭੀੜ ਵਿਚੋਂ” ਦੀ 
ਲੰਘ ਕੇ ਚੌਕੀ ਤਕ ਜਾ ਸਕਦੀ ਸਾਂ ਜਿਥੇ ਮੇਰੀ, ਉਸ ਦਾ ਖਾਵੰਦ, ਉਸ ਦੇ ਤਿੰਨੋਂ ਬੱਚੇ ਆਉਣ 
ਵਾਲੇ ਨੇ । ਪਰ ਉਮ ਅੱਬਾਉਦ ਦੇ ਇਹ ਲਫ਼ਜ਼ ਉਸ ਦੇ ਮੋਹ ਵਿਚ ਹੀ ਅਟਕ ਕੇ ਰਹਿ ਗਏ ਕਿਉ” 
ਜੁ ਹਰ ਪਾਸੇ ਇਕ ਦੂਜੇ ਨੂੰ ਬੁਲਾਉ'ਦੀਆਂ ਆਵਾਜ਼ਾਂ ਦਾ ਸ਼ੋਰ ਸੀ; ਆਪਣੇ ਨੇੜਲਿਆਂ ਨੂੰ ਭਾਲ- 
ਦੀਆਂ ਨਜ਼ਰਾਂ ਏਧਰ-ਓਧਰ ਘੁੰਮ ਰਹੀਆਂ ਸਨ; ਹਰ ਪਾਸੇ ਹੈਝੂ , ਚੁੰਮਣ ਤੇ ਰਾਹਤ ਦੇ ਸਾਹਾਂ ਦਾ 
ਝੁਰਮਟ ਸੀ । “ਪਰ ਮੇਰੀ ਅਜੇ ਤਕ ਨਹੀ` ਆਈ ? ਕਿਸ ਕਾਰਨ ਦੇਰੀ ਹੋ ਗਈ £ ਕੀ ਨਾਜ਼ਰੱਥ 
ਤੋਂ ਆਉਣ ਵਾਲਿਆਂ ਨੂੰ ਅਜੇ ਆਗਿਆ ਨਹੀ ਮਿਲੀ £ ਜੋ ਨਹੀ" ਮਿਲੀ ਤਾਂ ਉਹਨਾਂ ਦੇ ਆਉਣ 
ਦੀ ਵਾਰੀ ਕਦੋ ਸੀ ! ਕੋਈ ਜਣਾ ਹੈ ਜੋ ਮੋਰੀ ਨੂੰ ਜਾਣਦਾ ਹੈ £ ਜੇ ਹੈ ਤਾਂ ਕੀ ਉਹ ਉਸ ਨੂੰ 
ਦੱਸ ਦਏਗਾ ਕਿ ਉਹਦੀ ਮਾਂ ਉਹਨੂੰ ਉਡੀਕਦੀ ਪਈ ਹੈ । ਮੈ ਦੱਸਨੀ` ਆਂ ਉਹਦੀ ਜਾਣ-ਪਛਾਣ-- 
ਉਹ ਬਹੁਤੀ ਲੰਮੀ ਨਹੀ, ਪਰ ਮੱਧਰ) ਵੀ ਨਹੀ । ਵਾਹਵਾ ਬਣਦੀ-ਤਣਦੀ ਏ । ਉਸ ਦੇ ਵਾਲ 
ਹਲਕੇ-ਭੂਰੇ ਨੇ । ਉਹਦਾ ਖਾਵੰਦ ਏ; ਤਿੰਨ ਬੱਚੇ ਨੇ ।? ਤੇ ਫਿਰ ਉਸ ਉੱਚੀ ਉੱਚੀ ਆਵਾਜ਼ਾਂ 
ਮਾਰਨੀਆਂ ਸ਼ੁਰੂ ਕਰ ਦਿੱਤੀਆਂ--ਮੋਰੀ ! ਮੇਰੀ ! ਮੋਰੀ ! 

ਬੁੱਢੀ ਔਰਤ ਨੀਮ-ਬੇਹੌਸ਼ੀ `ਚੋਂ ਜਾਗੀ ਤਾਂ ਸਾਹਮਣੇ ਉਹ ਆਦਮੀ ਖੜ੍ਹਾ ਸੀ ਜਿਸ ਨੂੰ 
ਨਾਜ਼ਰੱਥ ਤੋਂ ਮੇਰੀ ਨੇ ਭੇਜਿਆ ਸੀ । ਉਹ ਮੋਰੀ ਦੀ ਸੁੱਖ-ਸਾਂਦ ਦਾ ਸੁਨੇਹਾ ਲੈ ਕੇ ਆਇਆ ਸੀ । 
ਉਸ ਮਾਦਮੀ ਨੇ ਦਸਿਆ ਕਿ ਮੇਰੀ ਕਹਿੰਦੀ ਸੀ ਕਿ ਮੋਰੀ ਮਾਂ ਨੂੰ ਆਖੀ" ਕਿ ਉਹ ਮੈਨੂੰ ਉਥੇ ਨਾ 
ਦੇਖ ਕੈ ਬਹੁਤਾ ਮਹਿਸ੍ਸ ਨਾ ਕਰੇ । ਉਹ ਇਸ ਕਰ ਕੇ ਨਹੀਂ ਆ ਸਕੀ ਕਿ ਉਸ ਦਾ ਖਾਵੰਦ 
ਬੀਮਾਰ ਹੋ ਗਿਆ ਸੀ । ਹਾਂ, ਉਹ ਅਗਲੇ ਵਰ੍ਹੇ ਜ਼ਰੂਰ ਆਏਗੀ । 

ਸੁਨੋਹਾ ਸੁਣ ਕੇ ਆਪਣੀ ਸ਼ਾਲ ਦੇ ਲੜ ਨਾਲ ਹੌਝੂ ਪੁਝਦਿਆਂ ਬੁੱਢੀ ਹੌਲੀ ਜਿਹੇ ਬੋਲੀ, 
“ਅੱਛਾ, ਤੂੰ ਇਹ ਟੋਕਰੀ ਲੈ ਜਾਵੀ' । ਇਸ ਵਿਚ ਕੁਝ ਕੱਪੜੇ ਹਨ ਮੇਰੈ ਲਈ, ਉਹਦੇ ਖਾਵੈਦ 
ਲਈ ਉਨੀ ਫਤ੍ਹੀ; ਬਾਕੀ ਬੱਚਿਆਂ ਲਈ ਨੇ...... ਅਬਦੁਲ ਨਰ ਲਈ ਲਾਲ ਜੈਕਟ...... 
ਇਹ ਟੋਕਰੀ ਲੌ ਜਾਹ ਤੇ ਮੇਰੇ ਵਲੋ ਉਹਨੂੰ “ਚੁੰਮਣ” ਆਖੀਂ ਤੇ ਮੇਰੀ ਸੁੱਖ-ਸਾਂਦ ਦੱਸ ਕੇ ਆਖੀ' 
ਕਿ ਜਿਉਂਦੀ ਰਹੀ ਤਾਂ ਅਗਲੇ ਵਰ੍ਹੇ ਫਿਰ ਆਵਾਂਗੀ, ਭਾਵੇ“ ਗੌਡਿਆਂ ਪਰਨੇ ਤੁਰ ਕੇ ਵੀ ਕਿਉ” 
ਨਾ ਆਉਣਾ ੫ਏ । ਪਰ ਜੇ ਖ਼ੁਦਾ ਨੇ ਜਲਦੀ ਮੌ ਮੈਨੂੰ ਆਪਣੇ ਕੋਲ ਬੁਲਾ ਲਿਆ ਤਾਂ ਮੋਰੇ ਨਾਲ ਇਕ 
ਦੀ ਥਾਂ ਦੋ ਗ਼ਮ ਜਾਣਗੇ--ਇਕ ਮੁਲਕ ਦਾ ਗ਼ਮ ਤੇ ਦੂਜਾ ਮੇਰੀ ਤੇ ਉਸ ਚੁੰਮਣ ਦਾ ਜਿਹੜਾ ਮੈ" 
ਮੇਰੀ ਨੂੰ ਕਦੀ ਨਹੀ” ਦੇ ਸਕਾਂਗੀ ।” 


ਅਨੁ: ਜੋਗਾ ਸਿੰਘ 


20 ਸਿਰਜਣਾਂ 


.ਹ -"ਨਿ 


ਲੋਕੀ ਕਹਿੰਦੇ ਦਿਲ ਥੀ" ਦਿਲ ਨੂੰ 
ਰਾਹ ਹੁੰਦਾ ਹੈ । 

ਦਿਸ ਹੱਦੇ ਤੋਂ ਦੂਰ ਦੇਸ ਦੀ 
ਰਿਸ਼ਮਾਂ ਦਾ ਉਹ ਵੇਸ ਪਹਿਨਦੀ 
ਸੱਤ ਸਮੰਦਰ ਤਰ ਕੇ ਆਈ 
ਲੋਹੜੇ ਦਾ ਉਹ ਪਿਆਰ ਕਰੇ'ਦੀ 
ਮੈਂ ਕਹਿੰਦਾ ਹਾਂ 

ਤੂੰ ਹੈ' ਮੋਰੀ ਹੀਰ ਸਲੇਟੀ 

ਮੈਂ ਰਾਂਝਾ ਹਾਂ 

ਸੈਂ ਕਹਿੰਦਾ ਹਾਂ 

ਤੋ ਹੈ ਮੇਰੇ ਦਿਲ ਦੀ ਸਾਹਿਬਾਂ 


ਹੈ ਰੂਪ ਨਗਰ ਦੀ ਰਾਣੀ 


੦੦੮੦੦੪੦੪੪੬ 


੦੦੦॥੪੬੦੦॥੬ 


ਭਾਵੇ' ਸੱਤ ਸਮੁੰਦਰ ਤਰ ਕੇ ਆਈ 


ਲੋਹੜੇ ਦਾ ਉਹ ਪਿਆਰ ਸਰ 


ਸਿਰਜਣਾ 


ਇਕ ਅੱਥਰੂ ਦਾ ਸਫਰਨਾਮਾ/ਪ੍ਰੀਤਮ ਸਿੰਘ 


(ਈ 1, 49, ਸੈਕਟਰ 12, ਚੰਡੀਗੜ੍ਹ) 
21 


ਇਤਿਹਾਸ ਸਦਾ ਟੁਰਦਾ ਹੈ/ਸੋਹਣ ਢੰਡ 


ਇਹ ਮੇਰਾਂ ਵਤਨ ਹੈ 

ਦੁਨੀਆਂ ਦੇ ਨਕਸ਼ੇ ਤੇ ਮਨੁੱਖੀ ਦਿਲ ਵਰਗਾ-- 
ਮੇਰਾ ਬਚਪਨ ਇਸਦੀ ਮਿੱਟੀ ਵਿਚ ਲਥਪਥ ਹੋਇਆ 
ਮੋਰੇ ਜਜ਼ਬੇ ਇਸਦੀਆਂ ਪੌਣਾਂ ਵਿਚ ਚਾਂਭਲੇ 

ਤੇ ਮਾਂ ਦੀਆਂ ਦੁੱਧੀਆਂ ਵਰਗੀਆਂ 

ਮੇਰੀਆਂ ਇਸ ਨਾਲ ਸਾਂਝਾਂ ! 


ਇਹ ਨਹੀ' ਕਿ ਮੈ ਇਸ ਦਿਲ ਐਦਰ 
ਸਿਮਟਕੇ ਰਹਿ ਗਿਆ ਹਾਂ 

ਮੈ' ਤੇ ਸਗੋਂ ਧਰਤੀ ਦੀ ਹਿੱਕ ਉਤੇ 
ਪੌਣ ਵਾਂਗਰ ਖਿੰਡ ਜਾਣਾ ਲੌਚਦਾ ਹਾਂ । 


ਅਪ 


ਜਿਥੇ ਵੀ ਡੁੱਲ੍ਹਦਾ ਹੈ, ਖ਼੍ਰਨ ਮੌਰੇ ਰੌਗ ਦਾਂ 

ਜਿਥੇ ਵੀ ਜ਼ਹਿਰ ਖਿੰਡਿਆ, ਨਾਗਾਂ ਦੇ ਡੰਗ ਦਾਂ 
ਜਿਥੇ ਵੀ ਵਿਤਕਰਾ ਹੈ, ਕਾਲੇ ਚਿੱਟੇ ਰੋਗ ਦਾ 
ਉਥੇ ਹੀ ਦਿਲ ਮੇਰਾ, ਤੜਪਕੇ ਹੈ ਭੱਜਦਾ 

ਤੇ ਵਿਛ ਜਾਣਾ ਲੌਚਦਾ । 


ਤੇ ਹਾਂ ਇਹ ਮੋਰਾ ਵਤਨ ਹੈਂ 

ਦੁਨੀਆਂ ਦੇ ਨਕਸ਼ੇ ਤੇ ਮਨੁੱਖੀ ਦਿਲ ਵਰਗਾ 
ਸਦੀਆਂ ਤੋ` ਮੁਰਝਾਇਆ ਪਿੰਜਰੇ `ਚ ਬੈਦ 
ਜਿਉ' ਜਾਲ ਵਿਚ ਫੜਕਦੇ ਤਿਤਲੀ ਦੇ ਖੋਭ । 
ਇਹ ਮੋਰੇ ਮੁਲਕ ਦਾਂ ਇਤਿਹਾਸ 

ਵਰਕ ਵਰਕ ਜਲੰਦਾ ਪਿਆ 

ਥਾਂ ਥਾਂ ਤੇ ਦਿਸਦੇ ਖੂਨ ਦੇ ਟੇਪ 

ਵਹਿਸ਼ਤ ਦਾ ਦੌਰ ਚੁਤਰਫ਼ੀ' ਫੈਲਿਆ 

ਤੇ ਇਸਦੀਆਂ ਨ੍ਰੇਰੀਆਂ ਸਫ਼ਾਂ ਵਿਚ 

ਸੂਰਜ ਨਾ ਸੂਹਾ ਚਮਕਿਆ । 


32 ਸਿਰਜਣਾਂ 


ਜਦੋਂ” ਵੀ ਕੋਈ ਸਟੇਜ `ਤੇ ਚੜ੍ਹ 

ਰਿਸ਼ੀਆਂ ਦੀ ਧਰਤੀ ਦੇ ਸੋਹਲੇ ਅਲਾਪਦਾ 

ਮੇਰੇ ਕੰਨਾਂ 'ਚ ਮੱਚ ਉੱਠਦਾ ਜੁਗਾਂ ਪਹਿਲਾਂ ਢਾਲਿਆ ਸਿੱਕਾ 
ਜਢੇ' ਭੁੱਲ ਭੁਲੇਖੇ ਫੱਥ ਢੇ, ਅਰ ਕੋਲੋਂ“ ਦੀ ਗ੍ਰਜ਼ਰਿਆ । 


ਅਜੇ ਵੀ ਸਫ਼ਿਆਂ ਤੇ ਬਰਕਰਾਰ ਨੰ 

ਉਹ ਮਹਿਫਲਾਂ ਤੇ ਉਹ ਜਸ਼ਨ 

ਜਦ ਨੰਗ ਮੁਨੰਗੀ ਵਤਨ ਦੀ ਆਬਰੂ 

ਸਿਮਟ ਗਈ ਸ਼ਹਿਨਸ਼ਾਹੀ ਦਰਬਾਰਾਂ ਦੀ ਗੋਦ ਵਿਚ । 

ਤੇ ਫਿਰ ਰਹਿੰਦੀ-ਖੂਹਦੀ ਮਹਿਕ ਸੀ ਜੋ, ਚਿੱਟੇ ਬਾਜ਼ਾਂ ਨੇ ਡੀਕ ਲਈ 
ਤੇ ਕਾਲੇ ਰੈਗ ਦੀ ਮੁਸ਼ੱਕਤ ਪਾਰ ਸਮੁੰਦਰੀ' ਢੋਅ ਲਈ । 


ਲੰਘ ਚੁੱਕੇ ਨੂੰ ਜੋ ਦੁਹਰਾਈਏ 

ਕੌਨਾਂ ਵਿਚ ਮੁੜ ਚੀਕਣ ਲੱਗਣ 

ਸਰਦਾਰਾਂ ਦੀ ਕੌਠੀਓ' ਨਿਕਲੀਆਂ 

ਔੰਹ ਘੋੜੇ ਦੀਆਂ ਟਾਪਾਂ 

ਲੰਘ ਗਈਆਂ ਜੋ ਹਿੱਕ ਉਤੋਂ" ਦੀ 

ਦਾਗ਼ੀ ਕਰ ਪਰਭਾਤਾਂ-- 

ਅਜੋਂ ਵੀ ਪੂਰੀ ਤਰ੍ਹਾਂ ਨਾ ਭੁੱਲੇ, ਸਰਦਾਰਾਂ ਦੇ ਕ੍ਰੱਤੇ 
ਪਿੰਡ ਦੀ ਕੁਆਰੀ ਇੱਜ਼ਤ ਲੁੱਟਦੇ, ਜੋ ਚੌਰਾਹੇ ਉਤੇ । 


ਅੱਜ ਵ ਏਸ ਮੁਲਕ ਦੇ ਐਦਰ 
ਸੱਚ ਚੜ੍ਹਦਾ ਨਿੱਤ ਸੂਲੀ ਉਤੇ 
ਅਹਿੰਸਾ ਦੇ ਇਸ ਮੈਡਲ ਹੇਠਾਂ 
ਹਿੰਸਾ ਦੇ ਨਿੱਤ ਬੱਦਲ ਵਰ੍ਹਦੇ-- 
ਏਸ ਅਖੌਤੀ ਲੌਕ ਰਾਜ ਵਿਚ 
ਕੀ ਕੀ ਜ਼ੁਲਮ ਨਹੀ ਢਹਿੰਦਾ ਹੈ 
ਜਿਨ੍ਹਾਂ ਕਰਕੇ ਧਰਤ ਸੁਹਾਗਣ 
ਕਹਿਰ ਉਨ੍ਹਾਂ ਤੇ ਨਿੱਤ ਵਰ੍ਹਦਾ ਹੈ । 
ਅੱਜ ਵੀ ਸਾਡੀ ਹਿੱਕ ਦੀ ਚਰਬੀ 
ਵਿਚ ਚਿਮਨੀਆਂ ਢਲਦੀ 

ਅੱਜ ਵੀ ਸਾਡੇ ਮੁੜ੍ਹਕੇ ਦੀ ਰੁੱਤ 
ਵਿਚ ਮਹਿਲੀ ਜਾ ਵੜਦੀ ! 


ਸਿਰਜਣਾ 


ਪਰ ਮੌਸਮ ਤਾਂ ਬਦਲਦੇ ਆਏ 

ਮਾਦੇ ਦੇ ਨਿਰੰਤਰ ਰ੍ 
ਸਹੱਸਤਰ ਰੰਗਾਂ 'ਚ ਢਲਦੇ ਅਣੂ ਵਾਂਗਰ 
ਪਤਝੜ ਦੇ ਵੀਰਾਨ ਨੰਣਾਂ ਵਿਚ 

ਰੌਗ ਸਦਾ ਹੀ ਤਰਦੇ ਆਏ । 

ਮਾਦੇ ਦੇ ਇਸ ਚੱਕਰ ਔਦਰ 

ਮਾਨ੍ੱਖ ਦਰਜੇ ਪਰਮ ਤੇ ਬੈਠਾ 

ਅੱਗ ਦੇ ਮੌਸਮ ਐਦਰ ਵੀ ਜੋ 

ਸੂਹੇ ਫੁੱਲ ਖਿੜਾਉ”ਦਾ 

ਇਕ ਅਡੋਲ ਯਕੀਨ ਦੇ ਸਦਕੇ 

ਸਭ ਕ੍ਝ ਹੈ ਸਰ ਕਰਦਾ ! 


ਬਹਿ ਰਾਤਾਂ ਦੀ ਬੁੱਕਲ ਐਦਰ 

ਰੋਵਣ ਦੇ ਜੋ ਆਦੀ ਹੋਏ 

ਲੱਖ ਸੂਰਜ ਉਹਨਾਂ ਵਿਹੜੇ ਲਿਸ਼ਕਣ ਨ੍ਹੇਰ ਨਾਂ ਐਦਰੋ ਜਾਏ 
ਉਹ ਕੀ ਜਾਨਣ ਲੁਤਫ਼ ਕੇਹਾ ਹੈ 

ਕਿੱਦਾਂ ਰਾਤ ਦੀ ਹਿੱਕ ਪਾੜਕੇ ਸ੍ਰਰਜ ਬਾਹਰ ਆਏਂ । 


ਪਰ ਇਤਿਹਾਸ ਕਦੋਂ ਖੜ੍ਹਿਆ ਹੈ 
ਵਹਿਸ਼ੀ ਮੌਸਮ ਦੀ ਪਿੱਠ ਉਤੇ 
ਇਹ ਤਾਂ ਸਦਾ ਹੀ ਅੱਗੇ ਟਰਿਆ 
ਜਦੋਂ” ਵੀ ਲੋਕਾਂ ਦੇ ਹੜ੍ਹ ਵੱਗੇ । 


ਹਾਂ--ਇਤਿਹਾਸ ਹੈ ਟੁਰਦਾ ਅੱਗੇ 
ਸਿਰਲੱਥਾਂ ਦੇ ਸਦਕੇ 
ਤੇ ਧਰਤੀ ਦੀ ਕ੍ਰੱਖ ਦੇ ਐਔਦਰ 
ਸਿਰਲੱਥਾਂ ਦੀ ਕਮੀ ਨਹੀ" ਹੈ 
ਜਦੋ ਵੀ ਮੌਸਮ ਨੂੰ ਅੱਗ ਲੱਗੀ 
ਉਦੋ ਹੀ ਧਰਤੀ ਗਰਭ ਧਾਰਿਆਂ 
ਸਿਰਲੱਥਾਂ ਨੂੰ ਜੋਮਣ ਦੇ ਲਈ ! 
ਇਫਿਹਾਸ ਨੂੰ ਅੱਗੇ ਟੋਰਨ ਦੇ ਲਈ !' 
(ਰਾਮ ਨਗਰ, ਡਡਹੇੜੀ ਰੋਡ, ਖੋਨਾ) 


24 [ਸਿਰਜਣਾ 


ਦਾਰਸ਼ਨਿਕ ਇਤਿਹਾਸਕ ਆਲੋਚਨਾ ਦੀ ਸਮਰੱਥਾ/ਤੇਜਵੌਤ ਸਿੰਘ ਗਿੱਲ 


“ਸਿਰਜਣਾ` ਦੇ ਪਿਛਲੇ ਦੋ ਅੰਕਾਂ ਵਿਚ ਸਿਲਸਲੋਵਾਰ ਮੋਰੀ ਆਲੋਚਨਾ ਬਾਬਤ ਦੋ ਲੇਖ 
ਛਪੇ ਹਨ ਜਿੰਨ੍ਹਾਂ ਵਿਚ ਇਸਦੇ ਸੁਭਾਵ, ਇਸਦੀ ਭਾਸ਼ਾ ਤੋ ਇਸਦੀ ਵਿਧੀ ਬਾਬਤ ਕਿੰਤ੍ਰ ਉਠਾਏ 
ਗਏ ਹਨ । ਇਹ ਕਿੰਤੂ ਲਗ ਭਗ ਉਸੇ ਤਰ੍ਹਾਂ ਦੇ ਹਨ ਜੌ ਕੱਟੜ ਪਰ ਅਪ੍ਰਵੀਨ ਪਾਠਕ ਇਕ ਅਪ੍ਰੌਢ 
ਮਾਰਕਸਵਾਦੀ ਨਜ਼ਰੀਏ ਤੋ ਉਸ ਆਲੋਚਨਾ ਸੰਬੰਧੀ ਉਠਾ ਸਕਦੇ ਹਨ ਜਿਸ ਵਿਚ ਮਾਰਕਸਵਾਦੀ 
ਚਿੰਤਨ ਦੀਆਂ ਸਾਰੀਆਂ ਸੰਭਾਵਨਾਵਾਂ ਹੰਢਾਉਣ ਦੀ ਅਭਿਲਾਸ਼ਾ ਤਾਂ ਹੈ ਪਰ ਸ਼ਾਇਦ ਯੋਗਤਾ ਅਜੇ 
ਉਤਪੰਨ ਨਹੀਂ” ਹੋਈ । ਮੈ ਇਸ ਆਲੋਚਨਾ ਨੂੰ ਦਾਰਸ਼ਨਿਕ/ਇਤਿਹਾਸਕ ਆਲੌਨਾ ਦਾ ਨਾਂ ਦਿੰਦਾ ਹਾਂ 
ਅਤੇ ਸੈਖਿਆਤਮਕ ਪੱਖੋ" ਇਸਨੂੰ ਪਰੰਪਰਾਗਤ ਮਾਰਕਸਵਾਦੀ ਆਲੋਚਨਾ ਦੀ ਧਾਰਾ ਵਿਚ ਰੱਖਦਾ 
ਹੋਇਆ ਵੀ ਗੁਣਾਤਮਕ ਪੱਖੋ ਇਸਨੂੰ ਉਸ ਨਾਲੋਂ ਵਧੇਰੇ ਲਾਹੇਬੰਦ ਤਾਂ ਨਹੀਂ ਪਰ ਵਡਮੁੱਲੀ ਜ਼ਰੂਰ 
ਠਹਿਰਾਉੱਦਾ ਹਾਂ । ਇਸ ਤਰ੍ਹਾਂ ਸਿੱਖਿਆਤਮਕ ਨਾਲੋ ਗੁਣਾਤਮਕ ਲਖਸ਼ ਵਲ ਵਧੇਜੇ ਰੁਚਿਤ ਹੋਣ 
ਕਾਰਨ ਦਾਟਸ਼ਨਿਕ/ਇਤਿਹਾਸਕ ਆਲੋਚਨਾ ਨੂੰ ਆਪਣੀ ਭਾਸ਼ਾ ਤੇ ਵਿਧੀ ਦੇ ਪ੍ਰਸੰਗ ਵਿਚ ਅਜਿਹੀਆਂ 
- ਸਮੱਸਿਆਵਾਂ ਦਾ ਸਾਮਣਾ ਕਰਨਾ ਪੈਦਾ ਹੈ ਜਿੰਨ੍ਹਾਂ ਦੇ ਸਮਾਧਾਨ ਦੀ ਖੋਜ ਵਿਚ ਇਹ ਪ੍ਰਗਟਾਉ 
ਨੂੰ ਸੰਚਾਰ ਨਾਲੋ ਵਧੇਰੇ ਮਹੱਤਤਾ ਭਰਪੂਰ ਸਮਝ ਸਕਦੀ ਹੈ ਅਤੇ ਸ੍ਰੈ-ਵਿਨਾਸ਼ ਨੂੰ ਹੀ. ਆਪਣੀ 
ਮੰਜ਼ਲ ਮਿਥ ਸਕਦੀ ਹੇ । ਜੋ ਇਹ ਆਲੋਚਨਾ ਪ੍ਰਗਟਾਉ/ਸੰਚਾਰ ਦੀ ਸੰਯੁਕਤ ਪ੍ਰਕਿਰਿਆ ਨੂੰ ਆਪਣਾ 
ਟੀਚਾ ਸਾਕਾਰ ਕਰ ਸਕੇ ਤਾਂ ਇਹ ਕੇਵਲ ਸ੍ਹੋ-ਸਿਰਜਣ ਨੂੰ ਪ੍ਰਫੁੱਲਤ ਹੀ ਨਹੀ ਕਰੇਗੀ ਸਗੋ ਰਚਨਹਾਰ- 
ਰਚਨਾ-ਜੀਵਨ ਦੇ ਪ੍ਰਸੰਗ ਵਿਚ ਉਨ੍ਹਾਂ ਭੇਦਾਂ ਦਾ ਸਮਾਜੀਕਰਣ ਤੇ ਮਾਨਵੀਕਰਣ ਕਰ ਸਕੇਗੀ ਜਿਹੜੇ 
ਭੇਦ ਨਾ ਤਾਂ ਅਰਸਤ੍ਹ ਤੋਂ ਇਲੀਅਟ ਤਕ ਦੀ ਪਰੰਪਰਾਗਤ ਆਲੋਚਨਾ ਅਤੇ ਨਾ ਅਫ਼ਲਾਤਨ ਤੋ 
ਕਰੌਚਿ ਤਕ ਦੀ ਰੁਮਾਂਚਿਕ ਆਲੋਚਨਾ ਦੇ ਵਸ ਦੀ ਗੱਲ ਹਨ । ਰਿ 

ਸਵਾਲ ਪੈਦਾ ਹੁੰਦਾ ਹੈ ਕਿ ਦਾਰਸ਼ਨਿਕ/ਇਤਿਹਾਸਕ ਆਲੋਚਨਾ ਦੀ ਇਸ ਸੰਭਵ ਸਮਰੁੱਥ੍ਹਾ 
ਦਾ ਕਾਰਨ ਕੀ ਹੈ £ ਮੂਲ ਰੂਪ ਵਿਚ ਇਸਦਾ ਕਾਰਨ ਇਹ ਹੈ ਕਿ ਇਹ ਆਲੋਚਨਾ ਆਪਣਾ ਪਾਸਾਰ 
ਉਸ ਮਾਰਕਸਵਾਦ ਦੇ ਆਧਾਰ ਤੇ ਵਿਕਸਤ ਕਰਨਾ ਲੌੜਦੀ ਹੈ ਜੋ ਚਿੰਤਨ ਤੇ ਕਾਰਜ ਅਤੇ ਦਰਸ਼ਨ 
ਤੇ ਇਤਿਹਾਸ ਦੇ ਸੰਜੋਗ ਵਜੋ ਇਕ ਅਪੂਰਨ ਪ੍ਰਕਿਰਿਆ ਦੇ ਰੂਪ ਵਿਚ ਵਿਚਰਣ ਦਾ ਯਤਨ ਕਰਦਾ 
ਹੈ । ਇਕ ਸਮੁੱਚੇ ਪਰ ਇਤਿਹਾਸਕ ਜੀਵਨ-ਬੋਧ ਦੇ ਤੌਰ ਤੇ ਵਿਕਸਿਤ ਹੌਣ ਵਾਲਾ ਇਹ ਮਾਰਕਸਵਾਦ 
ਉਸ ਮਾਰਕਸਵਾਦ ਨਾਲੋ” ਭਿੰਨ ਹੈ ਜਿਸਨੂੰ ਧਾਰਮਿਕ ਪ੍ਰਭਾਵਾਂ ਅਧੀਨ ਇਕ ਪੂਰਨ ਸੰਰਚਨਾ ਮੰਨਿਕੇ 
ਜੀਵਨ ਦੀ ਅਨੰਤ ਆਵਾਜ਼ ਸਮਝ ਲਿਆ ਜਾਂਦਾ ਹੈ । ਦਰਅਸਲ ਮਾਰਕਸਵਾਦ ਵਿਚ ਆਧਾਰ ਜਾਂ 
ਜੀਵਨ ਦੇ ਆਰਥਿਕ ਪੁੱਖ ਤੇ ਪਾਸਾਰ ਜਾਂ ਜੀਵਨ ਦੇ ਬੌਧਿਕ, ਭਾਵਕ, ਸਦਾਚਾਰਕ ਤੋ ਸ਼ੌਂਦਰ- 
ਯਾਤਮਕ ਪੱਖਾਂ ਦਾ ਸੰਬੰਧ ਉਹ ਨਹੀ ਜੋ ਧਰਮ ਵਿਚ ਦੁਨਿਆਵੀ ਤੇ ਦੈਵੀ ਜਗਤ ਵਿਚਕਾਰ 
ਕਲਪਿਤ ਕਰ ਲਿਆ ਜਾਂਦਾ ਹੈ । ਜਿਥੇ ਧਰਮ ਵਿਚ ਦੁਨਿਆਵੀ ਤੇ ਢੈਵੀ ਜਗਤ ਇਕ ਦੂਸਰੇ 


ਜਿਰਜਣ੍ਹਾ 26 


ਂ> ੧ 


ਪ੍ਰਤੀ ਵੈਰ-ਵਿਰੋਧ ਦੇ ਧਾਰਨੀ ਹਨ ਉਥੇ ਮਾਰਕਸਵਾਦ ਵਿਚ ਆਧਾਰ ਪਾਸਾਰ ਵਿਚ ਵਿਸਤ੍ਰਿਤ ਤੇ 
ਪਾਸਾਰ ਆਧਾਰ ਵਿਚ ਸੰਯੁਕਤ ਹੁੰਦਾ ਰਹਿੰਦਾ ਹੈ । ਪਰਤੱਖ ਹੈ ਕਿ ਮਾਹਕਸਵਾਦ ਦਾ ਸੁਯੋਗ ਗ੍ਰਹਿਣ 
ਉਦੋ ਸੰਭਵ ਨਹੀ ਜਦੋ ਇਸਨੂੰ ਪੂਰਨ ਸੈਰਚਨਾ ਸਮਝਕੇ ਦਵੰਦਾਤਮਕ ਤੇ ਇਤਿਹਾਸਕ 
ਪਦਾਰਥਵਾਦ ਦੇ ਖੇਤਰਾਂ ਵਿਚ ਵੰਡ ਲਿਆ ਜਾਂਦਾ ਹੈ ਸਗ ਉਦੋਂ ਸੰਭਵ ਹੈ ਜਦੋ ਇਸਨੂੰ ਅਪੂਰਨ 
ਪ੍ਰਕਿਰਿਆ ਮਿਥਕੇ ਦਾਰਸ਼ਨਿਕ/ਇਤਿਹਾਸਕ ਵਾਸਤਵਿਕਤਾ ਨਿਰਧਾਰਿਤ ਕਰ ਲਿਆ ਜਾਂਦਾ ਹੈ । 
ਨਿਰਸੰਦੇਹ ਮਾਰਕਸਵਾਦ ਦਾ ਜੀਵਨ-ਬੋਧ ਦੇ ਤੌਰ ਤੇ ਆਰੰਭ ਹੀ ਇਸ ਵਿਕਾਸ ਦੀ ਸੰਭਾਵਨਾ 
ਨਾਲ ਹੁੰਦਾ ਹੈ । ਜਿਥੇ ਇਸਦਾ ਨਿਕਾਸ ਵਿਗੱਠਤ, ਅਸਿਲਸਲੋਵਾਰ ਤੇ ਅਣ-ਇਤਿਹਾਸਕ ਲੌਕ-ਬੋਧ 
ਵਿਚੋਂ` ਹੁੰਦਾ ਹੈ ਉਥੇ ਇਸਦਾ ਵਿਕਾਸ ਉਸ ਸੌਜੌਗ ਵਿਚੋ” ਹੁੰਦਾ ਹੈ ਜੋ ਲੋਕ-ਬੋਧ ਦੇ ਆਧਾਰ ਤੋਂ 
ਕਾਰਲ ਮਾਰਕਸ ਔਗਰੇਜ਼ੀ ਅਰਥ-ਵਿਗਿਆਨ ਵਿਚੋ ਲਏ ਮੁੱਲ, ਫਰਾਂਸੀਸੀ ਰਾਜਸੀ ਵਿਗਿਆਨ 
ਵਿਚੋ ਲਏ ਨੰਤ੍ਰਿਤਵ ਤੇ ਜਰਮਨ ਦਾਰਸ਼ਨਿਕ ਵਿਗਿਆਨ ਵਿਚੋ ਲਏ ਚਿੰਤਨ/ਕਾਰਜ ਦੇ ਪਾਸਾਰ 
ਦੇ ਰੂਪ ਵਿਚ ਵਿਕਸਿਤ ਕਰਦਾ ਹੈ । 

ਜਦੋ' ਮਾਰਕਸਵਾਦ ਨੂੰ ਪੂਰਨ ਸੰਰਚਨਾ ਸਮਝਕੇ ਦਵੰਦਾਤਮਕ ਤੇ ਇਤਿਹਾਸਕ ਪਦਾਰਥਵਾਦ 
ਦੇ ਖੇਤਰਾਂ ਵਿਚ ਵੰਡ ਦਿਤਾ ਜਾਂਦਾ ਹੈ ਤਾਂ ਕੁਦਰਤ ਚਿੰਤਨ ਤੇ ਕਾਰਜ ਦੇ ਸੰਜੌਗ ਦੇ ਇਤਿਹਾਸ 
ਵਿਚੋਂ ਇਉ” ਖਾਰਜ ਹੋ ਜਾਂਦੀ ਹੈ ਜਿਵੇ ਕਿ ਇਸ ਸੰਜੋਗ ਦੇ ਪ੍ਰਸੰਗ ਵਿਚ ਇਸਦਾ ਆਪਣਾ ਕੋਈ 
ਇਤਿਹਾਸ ਹੀ ਨਾ ਹੋਵੇ । ਸਮਾਜੀਕਰਣ ਤੋ` ਮੁਕਤ ਹੁੰਦੀ ਹੋਈ ਇਸ ਹਾਲਤ ਵਿਚ ਕੁਦਰਤ 
ਮਾਨਵੀਕਰਣ ਤੋ" ਵੀ ਮੁਕਤ ਹੋ ਜਾਂਦੀ ਹੈ ।' ਨਤੀਜੇ ਦੇ ਤੋਰ ਤੇ ਮਾਰਕਸਵਾਦੀ ਨਜ਼ਰੀਏ ਵਿਚ 
ਸ਼ਿੱਦਤ ਤੇ ਸੁੰਗੜਾਉ ਆ ਜਾਂਦੇ ਹਨ ਜਿੰਨ੍ਹਾਂ ਦੇ ਫਲ-ਸਰੂਪ ਜੀਵਨ ਦਾ ਆਰਥਿਕ ਪੱਖ ਹੀ ਸਮੁੱਚੇ 
ਜੀਵਨ ਨੂੰ ਨਿਰੂਪਣ ਕਰਦਾ ਹੋਇਆ ਪ੍ਰਤੀਤ ਹੋਣ ਲਗ ਪੈਦਾ ਹੈ । ਜਦੋ ਇਸ ਤਰ੍ਹਾਂ ਦੀ ਆਰਥਿਕ 
ਪ੍ਰਧਾਨਤਾ ਪ੍ਰਤੀਬਿੰਬਤ ਕਰਨ ਵਾਲਾ ਮਾਰਕਸਵਾਦੀ ਨਜ਼ਰੀਆ ਆਲੋਚਨਾ ਦਾ ਸ੍ਰੋਤ ਬਣਦਾ ਹੈ ਤਾਂ 
ਆਲੋਚਕ ਉਹ ਨਿਰਣਾਕਾਰ ਬਣ ਜਾਂਦਾ ਹੈ ਜਿਸ ਲਈ ਰਚਨਾ ਜੀਵਨ ਦਾ ਉਹ ਵਾਸਤਵਿਕ 


01 


ਚਿੱਤਰ ਹੈ ਜਿਸ ਵਿਚ ਜੀਵਨ ਨੂੰ ਆਰਥਿਕ ਪ੍ਰਧਾਨਤਾ ਨਾਲ ਪਰਜ੍ਰੱਲਤ ਦਵੰਦਾਂ ਅਨੁਸਾਰ 
ਢਾਲਿਆ ਗਿਆ ਹੁੰਦਾ ਹੈ । ਇਸ ਤਰ੍ਹਾਂ ਦੀ ਆਲੋਚਨਾ ਰਚਨਹਾਰ-ਰਚਨਾ-ਜੀਵਨ ਦੇ ਸਾਰਿਆਂ 
ਸੰਬੰਧਾਂ ਦਾ ਵਿਸ਼ਲੇਸ਼ਣ ਕਰ ਸਕਣ ਦੇ ਅਯੋਗ ਹੌਣ ਕਾਰਨ ਰਚਨਾਤਮਕ ਪ੍ਰਕਿਰਿਆ ਨੂੰ ਰਚਨਹਾਰ 
ਦੇ ਸ੍ਰੇਣੀ-ਚਰਿੱਤਰ ਤਕ, ਰਚਨਾ ਨੂੰ ਉਸਦੀ ਵਾਸਤਵਿਕਤਾ ਤਕ ਤੋ ਜੀਵਨ ਨੂੰ ਇਸਦੇ ਆਰਥਿਕ 
ਪੱਖ ਤਕ ਹੀ ਸੀਮਤ ਕਰ ਦਿੰਦੀ ਹੈ । ਮੂਲ ਰੂਪ ਵਿਚ ਰਚਨਾ-ਜੀਵਨ ਦੇ ਸੰਬੰਧ ਨੂੰ ਹੀ ਫਰੋਲਦੀ 
ਹੋਈ ਇਹ ਆਲੋਚਨਾ ਰਚਨਾ ਦੇ ਵਿਸ਼ਾ-ਵਸਤ੍ਰ ਦੀ ਵਿਆਖਿਆ ਤੱ” ਰਚਨਾ ਤੇ ਰਚਨਹਾਰ ਬਾਬਤ 
ਨਿਕਲਦੇ ਨਿਰਣੇ ਤਕ ਦਾ ਇਕਹਿਰਾ ਜਿਹਾ ਸਫਰ ਕਰਦੀ ਹੈ । 

ਟਿਸ ਤਰ੍ਹਾਂ ਦੀ ਆਲੋਚਨਾ ਦੀ ਪ੍ਰਤੀਨਿਧ ਉਦਾਹਰਣ ਪਲੰੌਖਾਨੋਵ ਦੀ ਆਲੋਚਨਾ ਤਾਂ ਹੈ ਹੀ 

"ਇਟਲੀ ਦੇ ਪ੍ਰਸਿਧ ਮਾਰਕਸਵਾਦੀ ਦਰਸ਼ਨਵੇਤਾ ਡੈਲਾ ਵੌਲਪਿ ਦੀ ਪ੍ਸਤਕ ਰੂਸੋ ਤੇ 
ਮਾਰਕਸ ਮਾਹਕਸਵਾਦ ਦੇ ਇਸੇ ਪੱਖ ਨਾਲ ਜੂਝਦੀ ਹੈ ਅਤੇ ਆਪਣੀ ਮੌਲਿਕਤਾ ਤੋਂ ਪ੍ਰਮਾਣਿਕਤਾ 
ਦੇ ਫਲਸਰੂਪ ਇਟਲੀ ਦੇ ਮਾਰਕਸਵਾਦੀ ਹਲਕਿਆਂ ਵਿਚ ਸਭ ਤੋ` ਵਧ ਮਹੱਤਵਪੂਰਨ ਰਚਨਾ ਦੇ 
ਡੌਰ ਤੇ ਸਵੀਕਾਰ ਕੀਤੀ ਜਾਂਦੀ ਹੈ । 


੨ ਸਿਰਜਣਾ 


ਜੌ ਆਪਣੀ ਸਾਰੀ ਗਹਿਰ-ਗੰਭੀਰਤਾ ਦੇ ਬਾਵਜੂਦ ਇਸ _ਇਕਹਿਰਾਪਣ ਦੀ ਲਖਾਇਕ ਹੈ । ਮੈਰੀ 
ਧਾਰਨਾ ਅਨ੍ਸਾਰ ਤਾਂ ਲੂਨਾਚਰਸਕੀ ਤੇ ਲ੍ਰਕਾਚ ਦੀ ਆਲੋਚਨਾ ਵੀ ਇਸ ਖੇਤਰ ਤੋਂ ਬਾਹਰ ਨਹੀਂ 
ਨਿਲਕਦੀ ਭਾਵੇ" ਉਪਰੋਕਤ ਗਹਿਰ-ਗੰਭੀਰਤਾ ਨੂੰ ਇਹ ਮਹੱਤਵਪੂਰਨ ਸੁਹਜਾਤਮਕ ਆਕਾਰ ਵੀ 
ਪ੍ਰਦਾਨ ਕਰਦੀ ਹੈ । ਮਿਸਾਲ ਦੇ ਤੌਰ ਤੇ ਪਲੈਖਾਨੌਵ ਲਈ ਜੀਵਨ ਦਵੰਦਾਂ ਦੇ ਸਿਧਾਂਤ ਦੇ 
ਵਿਚਰਣ ਲਈ ਕੇਵਲ ਇਕ _ਚਿਤਰਪਟ ਹੈ । ਕਿਉਂਕਿ ਅੱਗੇ ਇਹਨਾਂ ਦਵੰਦਾਂ ਨੂੰ ਉਸ ਲਈ 
ਰਿਸ਼ਤਿਆਂ ਦੇ ਇਤਿਹਾਸ ਦੇ ਰੂਪ ਵਿਚ ਸੰਕਲਪਤ ਕਹਨਾ ਅਸੰਭਵ ਹੈ ਇਸ ਲਈ ਪਲੈਖਾਨੌਵ ਲਈ 
ਜੀਵਨ ਇਕ ਪੋਚੀਦਾ ਭੂਗੋਲਕ ਇਕਾਈ ਬਣਕੇ ਹੀ ਹਹਿ ਜਾਂਦਾ ਹੈ । ਉਸ _ਲਈ _ਰਚਨਹਾਰ 
ਦੀ ਵਿਲੱਖਣਤਾ ਵੀ ਉਸਦੇ ਸ੍ਰੇਣੀ-ਚਰਿੱਤਰ ਵਿਚ ਸਮਾਈ ਹੋਈ ਹੈ ਜੋ ਮੂਲ ਰੂਪ ਵਿਚ ਵਿਅਕਤੀਤਵ 
ਦਾ ਬਾਹਰੀ ਤੇ ਸੰਖਿਆਤਮਕ ਪੱਖ ਹੈ । ਸਿੱਧੇ ਤੇ ਸਪੱਸ਼ਟ ਤੌਰ ਤੇ ਇਸ ਸ੍ਰੇਣੀ-ਚਰਿੱਤਰ ਨੂੰ ਹੀ 
ਰਚਨਾਤਮਕ ਪ੍ਰਕਿਰਿਆ ਦਾ ਸ੍ਰੋਤ ਠਹਿਰਾਉਣ ਲਈ ਪਲੈਵਖਾਨੌਵ ਨੂੰ ਜਾਦੂਗਰੀ ਦਾ ਸਹਾਰਾ ਲੈਣਾ 
ਪੈਂਦਾ ਹੈ ਜਿਸ ਅਨੁਸਾਰ ਰਚਨਹਾਰ ਉਹ ਹੈ ਜੋ ਬਿੰਬਾਂ ਨੂੰ ਆਪਣੀ ਰਚਨਾ ਦਾ ਮਾਧਿਅਮ ਬਣਾਉਂਦਾ 
ਹੈ ਅਤੇ ਇਹਨਾਂ ਬਿੰਬਾਂ ਪ੍ਰਤੀ ਉਸਦਾ ਲਗਾਉ ਇਸ ਕਰਕੇ ਹੁੰਦਾ ਹੈ ਕਿਉਕਿ ਜਗਤ ਦੀਆਂ 
ਵਸ਼ਤ੍ਰਆਂ ਰਹੱਸਮਈ ਚਿੰਨ੍ਹ ਬਣਕੇ ਰਚਨਹਾਰ ਦੇ ਹਿਰਦੇ ਨੂੰ ਗ੍ਰੜ੍-ਗਿਆਨ ਪ੍ਰਦਾਨ ਕਰਦੀਆਂ 
ਰਹਿੰਦੀਆਂ ਹਨ । 

ਸਪੱਸ਼ਟ ਹੈ ਕਿ ਪਲੈਖਾਨੌਵ ਸਰਲੀਕਰਣ ਰਾਹੀ' ਸਾਰੀ ਸਮੱਸਿਆ ਦਾ ਸਾਧਾਰਣੀਕਰਣ 
ਕਰਨ ਦਾ ਯਤਨ ਕਹਦਾ ਹੈ । ਲੂਨਾਚਰਸਕੀ ਇਸ ਸਠਲੀਕਰਣ ਨੂੰ ਪੇਚੀਦਾ ਬਣਾਉਣ ਦੀ ਕੋਸ਼ਿਸ਼ 
ਕਰਦਾ ਹੈ । ਮਿਸਾਲ ਦੇ ਤੌਰ ਤੇ ਉਸਦਾ ਵਿਚਾਰ ਹੈ ਕਿ ਰਚਨਹਾਰ ਦਾ ਵਿਅਕਤੀਤਵ ਕਈ ਅੰਜ਼ਾਂ 
ਦੇ ਉਸ ਮਿਲਗੋਭੇ ਨੂੰ ਪ੍ਰਤੀਬਿੰਬਤ ਕਰਦਾ _ਹੈ ਜਿਸ ਵਿਚ ਕਈ ਸ਼੍ਰੇਣੀਆਂ ਦਾ ਪ੍ਰਭਾਵ ਰਚਿਆ 
ਹੋਇਆ ਹੁੰਦਾ ਹੈ । ਨਿਰਸੰਦੇਹ ਇਥੇ ਉਹ ਪਲੌਖਾਨੋਵ ਨਾਲੋਂ ਵਧੇਰੇ ਇਤਿਹਾਸਕ ਤੇ ਪ੍ਰਮਾਣਿਕ 
ਹੌਣ ਦਾ ਯਤਨ ਕਰਦਾ ਹੈ ਪਰ ਜਦੋ” ਉਹ ਜੀਵਨ ਤੇ ਰਚਨਾਤਮਕ ਪ੍ਰਕਿਰਿਆ ਤੇ ਚਿੰਤਨ ਕਰਦਾ 
ਹੈ ਤਾਂ ਪਲੰਖਾਨੋਵ ਵਾਂਗੂੰ ਹੀ ਰਹੱਸਮਈ ਬਣ ਜਾਂਦਾ ਹੈ । ਫਰਕ ਕੇਵਲ ਇਤਨਾ ਹੈ ਕਿ ਜਿਥੇ 
ਪਲੌਖਾਨੌਵ ਦਾ ਰਹੱਸ ਭ੍ਰਗੋਲਕ ਹੈ ਉਥੇ ਲੂਨਾਚਰਸਕੀ ਦਾ ਰਹੱਸ ਮਿਥਿਹਾਸਕ ਤੇ ਧਾਰਮਿਕ ਹੈ । 
ਇਸੇ ਕਾਰਨ ਜੇ ਉਸਦੇ ਆਲੋਚਨਾਤਮਕ ਦ੍ਰਿਸ਼ਟੀਕੋਣ ਨੂੰ ਮਿਥਿਹਾਸਕ ਮਾਰਕਸਵਾਦ ਆਖ ਦਿੱਤਾ 
ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀ' ਹੋਵੇਗੀ । ਇਸ ਸੰਬੰਧ ਵਿਚ ਉਸਦੇ ਧਰਮ ਤੇ 
ਸਮਾਜਵਾਦ' ਵਿਚ ਵਿਕਸਿਤ ਕੀਤੇ ਇਸ ਸੰਕਲਪ ਦਾ ਹਵਾਲਾ ਦਿੱਤਾ ਜਾ ਸਕਦਾ ਹੈ ਕਿ ਉਤਪਾਦਨ 
ਪਰਮਾਤਮਾ ਹੈ, ਲੌਕ ਈਸਾ ਮਸੀਹ ਹਨ ਅਤੇ ਵਿਗਿਆਨਕ ਸਮਾਜਵਾਦ ਦੋਵੀ ਪ੍ਰੰਤ ਹੈ । ਇਹ 
ਕਥਨ ਵੀ ਮਹੱਤਤਾ ਤੋ” ਵਿਰਵਾ ਨਹੀਂ ਕਿ “ਪ੍ਰਤਿਭਾ ਦੀ ਰਚਨਾ ਉਪਰ ਚਿਤਵਨ ਕਰਦੇਂ ਹੋਏ 
ਕੀ ਅਸੀਂ ਆਪਣੇ ਆਪ ਨੂੰ ਇਹ ਨਹੀਂ` ਕਹਿੰਦੇ : ਕਿਸ ਪਰਕਾਰ ਦਾ ਹੈ ਇਹ ਮਾਨਵ ਕਿ ਹਵਾਵਾਂ 
ਤੇ ਲਹਿਰਾਂ ਵੀ ਉਸਦਾ ਆਖਾਂ ਮੈਨਦੀਆਂ ਹਨ...... ਕੀ ਅਸੀ ਉਸ ਵਿਚ ਨਵ-ਜਨਮੋ ਪਰਮਾਤਮਾ 
ਦੀ ਨਵ-ਸ਼ਕਤੀ ਮਹਿਸੂਸ ਨਹੀਂ ਕਰਦੇ $” 

ਇਸ ਪੱਖੋਂ ਲੂਕਾਹ ਦੀ ਆਲੌਚਨਾ ਪਲੈਖਾਨੋਵ ਤੇ ਲ੍ਰਨਾਚਰਸਕੀ ਦੋਨਾ ਦੀ ਆਲੋਚਨਾ 
ਨਾਲੋ" ਕਿਤੇ ਵਧੇਰੇ ਗ੍ਰੰਝਲਦਾਰ ਤੋਂ ਪ੍ਰੋਢ ਹੈ । ਲ੍ਰਕਾਚ ਅਨੁਸਾਰ ਰਚਨਹਾਂਰ ਦੀ ਰਚਨਾਤਮਕ 
ਪ੍ਰਕਿਰਿਆ ਵਿਚ ਉਸਦੇ ਸ੍ਰੇਣੀ-ਚਰਿੱਤਰ ਦੀ ਅਵੱਸ਼ ਹੀ _ਮਹਤੱਤਾ ਹੈ ਕਿਉਂਕਿ ਪ੍ਰਾਰੋਭਕ 


ਸਿਰਜਣਾ 67 


ਖ਼ਹਤੱਤਾ ਉਸ ਅਨੁਸਾਰ ਰਚਨਹਾਰ ਦੇ ਜੀਵਨ-ਬੋਧ ਦੀ ਹੈ ਜੋ ਸ਼ਰੇਣੀ-ਚਰਿੱਤਰ ਦੇ ਆਧਾਰ ਉਪਰ 
ਉਸਾਰ ਵਾਂਗ੍ਰੰ ਉਸਰ ਆਉਂਦਾ ਹੈ । ਇਥੇ ਦੇਖਣ ਵਾਲੀ ਗੱਲ ਇਹ ਹੈ ਕਿ ਲੂਕ'ਚ ਦਾ ਚਿੰਤਨ 
ਆਧਾਰ ਤੇ ਪਾਸਾਰ ਨੂੰ ਨਹੀਂ` ਸਗੋਂ ਆਧਾਰ ਤੇ ਉਸਾਰ ਨੂੰ ਅਨਿਵਾਰੀ ਠਹਿਰਾਉੱਦਾ ਹੈ । 
ਆਧਾਰ ਤੇ ਉੱਸਰੇ ਹੋਏ ਉਸਾਰ ਨੂੰ ਰਚਨਾਤਮਕ ਪ੍ਰਕਿਰਿਆ ਰਾਹੀ" ਸਾਕਾਰ ਹੋਣ ਲਈ 
“ਪਰਸਪੈਕਟਿਵ” ਦੀ ਲੌੜ ਪੈਂਦੀ ਹੈ ਜੋ ਲੂਕਾਚ ਅਨੁਸਾਰ ਭੂਤ ਦਾ ਵਰਤਮਾਨ ਨਾਲ ਨਿਰੈਤਰ 
ਸੈਬੰਧ ਸਥਾਪਿਤ ਕਰ ਦਿੰਦਾ ਹੈ । ਇਸੇ ਕਾਰਨ ਲ੍ਰਕਾਚ ਦੀ ਵਰੋਸਾਈ ਰਚਨਾ ਕਲਾਸਕੀ, ਉਸਦੀ 
ਵਰੋਸਾਈ ਰਚਨਾਤਮਕ ਪ੍ਰਕਿਰਿਆ ਅਨੁਕਹਣ ਅਤੇ ਉਸਦਾ ਵਰੋਸਾਇਆ ਸਾਹਿਤ-ਅਨੁਭਵ ਵਿਰੇਚਨ 
ਹੀ ਹੋ ਨਿਬੜਦੇ ਹਨ । ਹੈਰਾਨੀ ਦੀ ਗੱਲ ਨਹੀ` ਕਿ ਲ੍ਰਕਾਚ ਦੀ ਆਲੋਚਨਾ ਸਾਹਿਤ ਦੀ ਮਹੱਤਤਾ 
ਨੂੰ ਪਛਾਣਨ ਤੋਂ ਅਸਮਰੱਥ ਰਹਿੰਦੀ ਹੈ ਕਿਉਂਕਿ 'ਪਰਸਪੈਕਟਿਵ` ਦੀ ਥਾਂ ਇਹ “ਫੋਕਸ ਦੀ 
ਉਪਜ ਹੈ ਅਤੇ ਜੌ ਇਸ ਵਿਚ “ਪਰਸਪੈਕਟਿਵ` ਦਾ ਰੋਲ ਹੈ ਵੀ ਉਹ 'ਫੋਕਸ` ਦੇ ਰੂਪ ਵਿਚ 
ਹੀ ਹੈ । 


ਉਪਰੋਕਤ ਪਰੈਪਰਾਂਗਤ ਮਾਰਕਸਵਾਦੀ ਆਲੋਚਨਾ ਦੇ ਉਲਟ ਦਾਰਸ਼ਨਿਕ/ਇਤਿਹਾਸਕ 
ਆਲੋਚਨਾ ਰਚਨਹਾਰ-ਰਚਨਾ-ਜੀਵਨ ਨੂੰ ਸਮੁੱਚੀ ਸਿਰਜਨਾ-ਸ਼ਕਤੀ ਦਾ ਸਾਕਾਰ-ਰੂਪ ਮੌਨਦੀ ਹੈ । 
ਰਚਨਾ ਨੂੰ ਵਿੱਥਕਾਲ ਦੇ ਪਰਿਵਰਤਣਲਸ਼ੀਲ ਪ੍ਰਬੋਧ ਦਾ ਬਿੰਬ ਮਿਥਕੇ ਇਹ ਆਲੋਚਨਾ ਰਚਨਾ ਦੇ 
ਵਿਸ਼ੇ ਨੂੰ ਕਾਲਿਕੀ ਅਤੇ ਰਚਨਾ ਦੇ ਰੂਪ ਨੂੰ ਵਿੱਥਮਈ ਸੁਭਾਵ ਪ੍ਰਦਾਨ ਕਰਦੀ ਹੈ । ਕਾਲਿਕੀ ਹੋਣ 
ਕਾਰਣ ਰਚਨਾ ਦਾ ਵਿਸ਼ਾ ਰਚਨਹਾਰ ਦੇ ਵਿਅੱਕਤਿਤਵ ਨਾਲ ਐਤਰ-ਸੰਬੈਧਿਤ ਹੋ ਜਾਂਦਾ ਹੈ, ਬਿਲਕੁਲ 
ਉਸੇ ਤਰ੍ਹਾਂ ਜਿਵੇ` ਰਚਨਾ ਦਾ ਰੂਪ ਵਿੱਥਮਈ ਹੋਣ ਕਾਰਨ ਉਸ ਵਿਚ ਰਚੇ ਜੀਵਨ ਨਾਲ ਜਾ ਜੁੜਦਾ 
ਹੈ । ਵਿਸ਼ੇ ਦੀ ਧਾਤ੍ਰ-ਰੂਪੀ ਭਾਵ ਦੀ ਮੌਲਿਕਤਾ ਨੂੰ ਸਮਝਣ ਲਈ ਰਚਨਹਾਰ ਦੇ ਸ਼੍ਰੇਣੀ-ਚਰਿੱਤਰ 
ਨੂੰ ਸਮਝ ਲੈਣਾ ਕਾਫੀ ਨਹੀ ਕਿਉਕਿ ਸ਼ਰੇਣੀ-ਚਰਿੱਤਰ, ਜਿਵੇਂ ਕਿ ਪਹਿਲਾ ਵੀ ਕਿਹਾ ਗਿਆ ਹੈ, 
ਵਿਅੱਕਤਿਤਵ ਦਾ ਬਾਹਰੀ ਤੇ ਸੈਖਿਆਤਮਕ ਪੱਖ ਹੈ । ਸੋ ਵਿਸ਼ੇ ਦੀ ਗਹਿਰ-ਰੈਭੀਰਤਾ ਨੂੰ ਸਮਝਣ 
ਲਈ ਰਚਨਹਾਰ ਦੇ ਵਿਅੱਕਤਿਤਵ ਦੇ ਗੁਣਾਤਮਕ ਤੇ ਆਂਤ੍ਰਿਕ ਪੱਖ ਨੂੰ ਸਮਝਣਾ ਜ਼ਰੂਰੀ ਹੈ । 
ਇਹ ਗੁਣਾਤਮਕ ਤੇ ਆਂਤ੍ਰਿਕ ਪੱਖ ਉਸ ਐਤਰ-ਸੰਬੰਧ ਵਿਚੋਂ ਉਪਲਬਧ ਹੁੰਦਾ ਹੈ ਜੋ ਰਚਨਹਾਰ ਦਾ 
ਜੀਵਨ-ਬੋਧ ਉਸ ਕਾਲ ਦੇ ਲੋਕ-ਬੋਧ ਨਾਲ ਸਥਾਪਿਤ ਕਰਦਾ ਹੈ । ਲੋਕ-ਬੋਧ ਦੇ ਵੀ ਅੱਗੇ ਦੋ 
ਮੁਖਾਰ-ਬਿੰਦ ਹਨ । ਫੋਕ ਲੋਰ ਜੋ ਇਸ ਦੀ ਭਾਵੁਕ ਸਮ੍ਰਹਕਤਾ ੧ ਉਲੇਖ ਕਰਦਾ ਹੈ ਅਤੇ ਧਰਮ 
ਜੋ ਇਸਦੀ ਬੌਧਿਕ ਸਮੁੱਚਤਾ ਨੂੰ ਪ੍ਰਗਟ ਕਰਦਾ ਹੈ । 


ਜੋ ਕਿਸੇ ਰਚਨਹਾਰ ਦੇ ਜੀਵਨ-ਬੋਧ ਵਿਚ ਲੌਕ-ਬੋਧ ਦਾ ਹੀ ਵਿਸਤਾਰ ਹੋਵੇ ਅਤੇ ਉਹ 
ਵੀ ਇਸਦੀ ਭਾਵਕ ਸਮ੍ਰਹਕਤਾ ਦਾ ਹੀ ਤਾਂ ਅਵੱਸ਼ ਹੀ ਉਸਦੀ ਰਚਨਾ ਦਾ ਵਿਸ਼ਾ ਲੌਕਿਕ ਸੁਭਾਵ 
ਵਾਲਾ ਹੋਵੇਗਾ । ਜੇ ਉਹ ਫੌਕਲੋਰ ਵਾਲੀ ਇਸ ਭਾਵਕ ਸਮ੍ਰਹਕਤਾ ਨੂੰ, ਜੌ ਨਾਂ ਪੂਰਨ ਤੌਰ ਤੋਂ 
ਮਿਥਿਹਾਸਕ ਹੈ ਅਤੇ ਨਾ ਪੁਰਨ ਤੌਰ ਤੇ ਇਤਿਹਾਸਕ ਹੈ ਪਰ ਹੁੰਗਾਰਾ ਦੌਨਾਂ ਦਾ ਹੀ ਭਰਦੀ ਹੈ, 
ਮਿਥਿਹਾਸ ਦੀ ਨਿਰਤੰਤਰ ਸਮੁੱਚਤਾ ਵਲ ਮੌੜੋਗਾ ਤਾਂ ਉਸਦੇ ਵਿਸ਼ੇ ਆਦਿ ਕਾਲੀ ਸੁਭਾਵ ਵਾਲੇ 
ਹੋਣਗੇ । ਜਦੋ ਮਿਥਿਹਾਸ ਦੀ ਨਿਰੰਤਰ ਸਮੁੱਚਤਾ ਦੀ ਥਾਂ ਰਚਨਹਾਰ ਧਰਮ ਦੀ ਵਿਗੱਠਤ ਸਮੁੱਚਤਾ 
ਨੂੰ ਆਪਣੀ ਵਿਕੇਂਦ੍ਰਿਤ ਭਾਵਕ ਸਮ੍ਰਹਕਤਾ ਦਾ ਕੇਦਰ ਬਣਾਉਂਦਾ ਹੈ ਤਾਂ ਉਸਦੀ ਰਚਨਾ ਦਾ 


ਵਿਸ਼ਾ ਵੀ ਇਕੋ ਪਲ ਐਤਰਬ੍ਰਤ ਤੇ ਪਾਰਬ੍ਰਤ ਹੋ ਜਾਂਦਾ ਹੈ.। ਇਹਨਾਂ ਸਾਰਿਆਂ ਦੇ ਵਿਪਰੀਤ ਜੋਂ 
ਰਚਨਹਾਰ ਇਤਿਹਾਸ ਨੂੰ ਆਪਣਾ ਸ੍ਰੋਤ ਬਣਾ ਰਿਹਾ ਹੋਵੇ ਤਾਂ ਉਸਦੇ ਵਿਸ਼ੇ ਦੀ ਆਭਾ ਦਾਰਸ਼ਨਿਕ/ 
ਇਤਿਹਾਸਕ ਹੋ ਜਾਂਦੀ ਹੈ । 

ਰਚਨਾਤਮਕ ਪ੍ਰਕਿਰਿਆ ਦਾ ਇਹ ਅਮ੍ਰਰਤ ਪੱਖ ਸਮੂਰਤ ਤਦ ਹੀ ਬਣਦਾ ਹੈ ਜੇ ਇਹ 
ਅਨੁਭਵ ਵਿਚ ਢਲਦਾ ਹੈ ਜੋ ਇਕ ਇਤਿਹਾਸਕ ਪ੍ਰਕਿਰਿਆ ਹੈ ਅਤੇ ਆਪਣਾ ਵਿਲੱਖਣ ਸੋਸਾਰ 
ਰਚ ਸਕਣ ਦੀ ਸਮਰੱਥਾ ਰਖਦਾ ਹੈ । ਅਨੁਭਵ ਦਾ ਰਚਿਆ ਹੋਇਆ ਇਹ ਸੰਸਾਰ ਹੀ ਰਚਨਾ 
ਦੇ ਰੂਪ ਨੂੰ ਨਿਰਧਾਰਿਤ ਕਰਦਾ ਹੈ। ਇਸ ਸੰਸਾਰ ਨੂੰ ਸਮਝਣ ਲਈ ਅਤੇ ਇਸ ਰਾਹੀ” ਫੋਰ ਰਚਨਾ 
ਦੇ ਰੂਪ ਨੂੰ ਜਾਣਨ ਲਈ ਇਸਨੂੰ ਇਸ ਵਿਰ ਵਿਗਸਦੇ ਰਿਸ਼ਤਿਆਂ ਵਿਚ ਵੰਡਣਾ ਬੜਾ ਜ਼ਰੂਰੀ 
ਹੈ । ਆਪਣੇ ਵਰਾਟ ਰੂਪ ਵਿਚ ਇਹ ਰਿਸ਼ਤੇ ਤਿੰਨ ਤਰ੍ਹਾਂ ਦੇ ਹੋ ਸਕਦੇ ਹਨ । ਪਹਿਲਾ ਰਿਸ਼ਤਾ 
ਮਨੁੱਖ ਤੇ ਕੁਦਰਤ ਵਿਚਕਾਰ ਹੋ ਸਕਦਾ ਹੈ ਜੋ ਅਤੀਤ-ਕੇਂਦ੍ਰਿਤ ਹੈ, ਦੂਸਰਾ ਮਨੁੱਖ ਤੇ ਉਸਦੇ ਆਪੇ 
ਵਿਚਕਾਰ ਜੌ ਵਰਤਮਾਨ-ਕੇੱਦ੍ਰਿਤ ਹੈ ਅਤੇ ਤੀਸਰਾ ਮਨੁੱਖ ਤੇ ਸਮਾਜ ਵਿਚਕਾਰ ਜੋ _ਭਵਿੱਖ- 
ਕੌਂਢਿ੍‌ਤ ਹੈ । ਪ੍ਰਮੁੱਖ ਤੌਤ ਤੇ ਪਹਿਲੇ ਰਿਸ਼ਤੇ ਦਾ ਸੁਭਾਵ ਸਰੋਂਦੀ ਤੇ ਵਰਣਨਾਤਮਕ ਹੈ, ਦੂਸਰੇ ਦਾ 
ਨਾਟਕੀ ਤੇ ਬਿਰਤਾਂਤਕ ਹੈ ਅਤੇ ਤੀਸਰੇ ਦਾ ਉਪਨਿਆਸਕ ਤੇ ਵਿਸ਼ਲੋਸ਼ਣਾਤਮਕ ਹੈ । ਕਿਸੇ ਵੀ 
ਰਚਨਾ ਵਿਚ ਇਹਨਾਂ ਵਿਚੋਂ ਇਕ ਰਿਸ਼ਤਾ ਦ੍ਰਸਰਿਆਂ ਦੋ ਨੂੰ ਖਾਰਜ ਕਰਕੇ ਨਹੀ” ਵਿਚਰ ਸੋਕਦਾ । 
ਹਰ ਰਚਨਾ ਵਿਚ ਇਹ ਘੁਲੇਂ ਮਿਲੋਂ ਹੁੰਦੇ ਹਨ ਭਾਵੇਂ“ ਹਰੇਕ ਵਿਚ ਇਹਨਾਂ ਦੀ ਮਾਤਰਾ ਵਿਚ ਫਰਕ 
ਰੋ ਸਕਦਾ ਹੈ । ਇਟ ਸਮਾਨੰਤਰ ਹੋ ਸਕਦੇ ਹਨ, ਵਿਰੋਧਾਤਮਕ ਹੋ ਸਕਦੇ ਹਨ ਜਾਂ ਸਮਾਨੰਤਰ/ 
ਵਿਰੋਧਾਤਮਕ ਹੋ ਸੋਕਦੇ ਹਨ । ਇਸੇ ਕਾਰਨ ਮਨੁੱਖ ਤੇ ਕੁਦਰਤ ਵਿਚਕਾਰਲੇ ਰਿਸ਼ਤੇ ਨਾਲ ਹਾਵੀ 
ਰਚਨਾ ਦਾ ਰੂਪ ਮਿੱਥ ਵਾਲਾ ਹੁੰਦਾ ਹੈ, ਮਨੁੱਖ ਤੇ ਉਸਦੇ ਆਪੇ ਵਿਚਕਾਰਲੇ ਰਿਸ਼ਤੇ ਨੂੰ ਸਾਕਾਰ 
ਕਹਨ ਵਾਲੀ ਰਚਨਾ ਅਨਿਉਕਤੀ ਦਾ ਰੂਪ ਇਖਤਿਆਰ ਕਰ ਸਕਦੀ ਹੈ ਅਤੋ ਮਨੁੱਖ ਤੇ ਸਮਾਜ 
ਦੇ ਰਿਸ਼ਤੇ ਨੂੰ ਆਪਣਾ ਕੇਂਦਰ ਬਣਾਉਣ ਵਾਲੀ ਹਚਨਾ 'ਮੌਨਟਾਜ` ਦਾ ਇਤਿਹਾਸਕ/ਵਿਆਪਕ 
ਰੂਪ ਧਾਰ ਸਕਦੀ ਹੈ । 

ਨਿਸਚੇ ਹੀ_ਦਾਰਸ਼ਨਿਕ/ਇਤਿਹਾਸਕ ਆਲੋਚਕ ਦਾ ਕੰਮ ਪਰੈਪਰਾਗਤ ਮਾਰਕਸਵਾਦੀ 
ਆਲੋਚਕ ਦੇ ਕੰਮ ਨਾਲੋ ਕਿਤੇ ਵਧੇਰੇ ਔਖਾ ਤੇ ਗੁੰਝਲਦਾਰ ਹੈ । ਸਿੱਧ ਹੈ ਕਿ ਉਹ ਵਿਆਖਿਆ 
ਤੋਂ ਨਿਰਣੇ ਤੇ ਨਿਰੰਤਰ ਤੇ ਇਕਹਿਰੇ ਢੰਗ ਨਾਲ ਨਹੀਂ ਪਹੁੰਚ ਸਕਦਾ । ਉਸਨੂੰ ਵਿਆਖਿਆ, 
ਵਿਸ਼ਲੇਸ਼ਣ, ਤੁਲਨਾ ਤੇ ਮ੍ਰਲੰਕਣ ਦਾ ਗੁੰਝਲਦਾਰ ਤੇ ਸਿਠੜੀ ਕੰਮ ਨੇਪਰੇ ਚਾੜ੍ਹਨਾ ਪੈੱਦਾ ਹੈ । 
ਇਸ ਕੰਮ ਦੇ ਸਮਰੱਥ ਹੋਣ ਲਈ ਉਸਨੂੰ ਸਿਰਜਕ ਬਣ੦ਾ ਪੈਦਾ ਹੈ--ਉਹ ਸਿਰਜਕ ਨਹੀਂ 
ਜੋ ਉਹ ਰਚਨਾ ਸਿਰਜ ਸਕੇ ਜਿਸਨੂੰ ਉਸਨੇ ਆਲੋਚਨਾ ਅਧੀਨ ਲਿਆਉਣਾ ਹੈ ਸਗੋ` ਉਹ ਸਿਰਜਕ 
ਜੋ ਰਚਨਹਾਰ, ਰਚਨਾ ਤੇ ਜੀਵਨ ਨੂੰ ਸਿਰਜਣ-ਸ਼ਕਤੀ ਦੇ ਪੱਖ ਮਿਥ ਸਕੇ ਅਤੇ ਰਚਨਾ ਦੀ ਸਮੁੱਚੀ 
ਤੇ ਗਹਿਰ-ਰੈਤੀਰ ਆਲੋਚਨਾ ਵਿਕਸਤ ਕਰ ਸਕੇ । 

ਇਥੇ ਇਹ ਕਹਿ ਦੇਣਾ ਵੀ ਅਪ੍ਰਸੰਗਕ ਨਹੀਂ`_ਕਿ ਦਾਰਸ਼ਨਿਕ/ਇਤਿਹਾਸਕ ਆਲੌਚਕ ਕਦੇ 
ਵੀ ਇਸ ਤੱਥ ਨੂੰ ਅੱਖੋਂ ਉਹਲੇ ਨਹੀਂ ਕਰਦਾ ਕਿ ਰਚਨਾ ਰਚਨਹਾਰ ਤੇ ਜੀਵਨ ਨਾਲੋ ਵਿਲੱਖਣ 
ਹੈ। ਕਾਤਨ ਇਸਦਾ ਇਹ ਹੈ ਕਿ ਜਦਕਿ ਜੀਵਨ ਦੀ ਗਤੀ ਇਤਿਹਾਸਕ ਤੇ ਵਿਆਪਕ ਹੈ ਅਤੋਂ 
ਹਕਤਾ ਦੀ ਧਾਰਨੀ ਹੈ, ਰਚਨਾ ਇਸ ਸਮ੍ਰਹਕਤਾ ਨੂੰ ਸਰਬ-ਵਿਆਪਕ ਪੈਟਰਨ 


49 


ਇਸ ਕਾਰਨ ਸਮੂਹ 


ਸਿਰਜਣਾ 


ਪ੍ਰਦਾਨ ਕਰਨ ਦਾ ਯਤਨ ਕਰਦੀ ਹੈ । ਦੂਸਰੇ ਲਫਜਾਂ ਵਿਚ ਰਚਨਾ ਸੱਚ ਦਾ ਪ੍ਰਗਟਾਉ ਕਹਨ 
ਦੀ ਕੋਸ਼ਿਸ਼ ਕਰਦੀ ਹੈ ਅਤੇ ਇਸ ਦੇ ਨਾਲ ਉਸ ਸਰਬ-ਵਿਆਪਕ ਬੋਧ ਦਾ ਸੰਚਾਰ ਵੀ ਕਰ ਦਿੰਦੀ 
ਹੈ ਜੋ ਇਸ ਸੱਚ ਦਾ ਹੀ ਕਾਵਿਕ ਪੱਖ ਹੁੰਦਾ ਹੈ । ਸਰਬ ਵਿਆਪਕ ਸੱਚ ਤੋਂ ਇਸਦੇ ਸਤਬ-ਵਿਆਪਕ 
ਕਾਵਿਕ ਪੱਖ ਦਾ ਪ੍ਰਗਟਾਉ ਤੇ ਸੰਚਾਰ ਕਰਕੇ ਰਚਨਾ ਰਚਨਹਾਰ ਨਾਲੋ ਵੀ ਵਿਲੱਖਣ ਹੋ 
ਜਾਂਦੀ ਹੈ। 
ਦਾਰਸ਼ਨਿਕ/ਇਤਿਹਾਸਕ ਆਲੋਚਕ ਰਚਨਾ ਦੇ ਇਸ ਮਰਮੀ ਪੱਖ ਨੂੰ ਤਦ ਹੀ ਉਜਾਗਤ 
ਕਰ ਸਕਦਾ ਹੈ ਜੇ ਉਹ ਉਸ ਮਾਰਕਸਵਾਦ ਨੂੰ, ਜਿਸਨੂੰ ਕਿ ਉਹ ਚਿੰਤਨ ਤੋਂ ਕਾਰਜ ਅਤੇ 
ਦਰਸ਼ਨ ਤੋਂ ਇਤਿਹਾਸ ਦਾ ਸੈਜੋਗ ਸਮਝਕੇ ਅਪੁਰਣ ਪ੍ਰਕਿਰਿਆ ਨਿਰਧਾਰਿਤ ਕਰਦਾ ਹੈ, 
ਵਿਧੀ ਦੇ ਤੌਰ ਤੇ ਹੀ ਨਾਂ ਵਰਤੇ ਸਗੋ ਉਸਨੂੰ _ ਉਹ ਜੀਵਨ-ਬੋਧ ਦੇ ਤੌਰ ਤੇ ਵੀ 
ਵਰਤੇ । ਦੂਸਰੇ ਲਫਜ਼ਾਂ ਵਿਚ ਉਹ ਇਸ ਮਾਰਕਸਵਾਦ ਨੂੰ ਬਾਹਰੀ ਤੌਰ ਤੇ ਹੀ 
ਗ੍ਰਹਿਣ ਨਾ ਕਰੇ ਸਗੋ" ਆਂਤ੍ਰਿਕ ਤੌਰ ਤੋਂ ਵੀ ਗ੍ਰਹਿਣ ਕਰੇ । ਦਰਅਸਲ ਉਸਦੇ ਵਿਸ ਬਾਹਰੀ 
ਤੇ ਆਂਤ੍ਰਿਕ ਗ੍ਰਹਿਣ ਵਿਚਕਾਰ ਅਜਿਹਾ ਸੁਮੇਲ ਵਿਚਰੇ ਕਿ ਉਹ ਨਾ ਤਾਂ ਕਦੇ ਆਦਰਸ਼ਮਈ ਢੰਗ 
ਨਾਲ ਅੰਤਰਮੁਖੀ ਅਤੇ ਨਾਂ ਕਦੇ ਮਕੈਨਕੀ ਢੰਗ ਨਾਲ ਬਾਹਰਮੁਖੀ ਬਣਨ ਦੀ ਅਵੱਗਿਆ ਕਰੇ । 
ਭਾਰਤ ਵਿਚ ਅਜਿਹੀ ਅਵੱਗਿਆ ਦੇ ਵਾਪਰ ਜਾਣ ਦਾ ਵਧੇਰੇ ਐੰਦੇਸ਼ਾ ਹੈ ਕਿਉਕਿ ਇਥੇ ਅਜੇ 
ਮਾਰਕਸਵਾਦੀ ਚੇਤਨਾ ਨੇ ਲੌਕਿਕ/ਰਾਸ਼ਟਹੀ ਆਕਾਰ ਹੀ ਗ੍ਰਹਿਣ ਨਹੀ” ਕੀਤੇ । 
ਜਿਸ ਤਰ੍ਹਾਂ ਦਾਰਸ਼ਨਿਕ/ਇਤਿਹਾਸਕ ਆਲੋਚਕ ਲਈ ਬਾਹਰੀ ਵਿਧੀ ਤੇ _ਆਂਤ੍ਰਿਕ ਬੋਧ 
ਵਿਚਕਾਰ ਸੁਮੋਲ ਕਾਇਮ ਰਖਣਾ ਬੜਾ ਜ਼ਰੂਰੀ ਹੈ, ਇਸ ਤਰ੍ਹਾਂ ਉਸ ਲਈ ਇਹ ਵੀ ਜ਼ਰੂਰੀ 
ਹੈ ਕਿ ਨਾ ਤਾਂ ਉਹ ਆਪਣੀ ਭਾਸ਼ਾ ਨੂੰ ਸ੍ਰੇ-ਤਾਸ਼ਾ ਬਣਨ ਦੇਵੇ ਅਤੇ ਨਾ ਆਪਣੀ ਭਾਸ਼ਾ ਨੂੰ ਬੋਲ- 
ਚਾਲ ਦੀ ਬੋਲੀ ਤਕ ਸੀਮਤ ਕਰਕੇ ਅਗਿਆਤਕ ਹੀ ਬਣਾ ਲਵੇ । ਇਸ ਸੰਥੋਧ ਵਿਚ ਮੈ” ਦੋ 
ਵਿਚਾਰ ਔਕਿਤ ਕਰਨੇ ਜ਼ਰੂਰੀ ਸਮਝਦਾ ਹਾਂ ਜਿੰਨ੍ਹਾਂ ਨਾਲ ਮੈ" ਪੂਰਨ ਤੌਰ ਤੇ ਸਹਿਮਤ ਹਾਂ । ਪਹਿਲਾ 
ਵਿਚਾਰ ਇਟਲੀ ਦੇ ਮਹਾਨ ਮਾਰਕਸਵਾਦੀ ਦਰਸ਼ਨਵੇਤਾ ਅਨਤੋਨੀਓ ਗ੍ਰਾਮਸਤੀ ਦਾ ਹੈ । ਉਸ 
ਅਨੁਸਾਰ “ਉਹ ਸੰਕਲਪ ਜੋ ਆਪਣੇ ਆਪ ਵਿਚ ਕਠਿਨ ਹੈ ਪੂਰਨ ਤੌਰ ਤੋਂ ਪੇਤਲਾ ਬਣਾਟੇ ਤੱ” 
ਬਿਨਾਂ ਸੌਖੀ ਬੋਲੀ ਵਿਚ ਪ੍ਰਗਟ ਨਹੀਂ ਕੀਤਾ ਜਾ ਸਕਦਾ ।” ਦੂਸਰਾ ਵਿਚਾਰ ਅੰਮ੍ਰਿਤਾ ਸ਼ੇਤਘਿਲ 
ਦਾ ਹੈ ਜਿਸ ਨੇ ਸੌਖੀ ਤੇ ਸਪੱਸ਼ਟ ਬੋਲੀ ਵਿਚ ਲਿਖਣ ਵਾਲੇ ਇਕ ਕਲਾ-ਆਲੌਚਕ ਨੂੰ ਲਿਖਿਆ 
ਹੈ, “ਤੁਸੀਂ ਐਨੀ ਸਰਲਤਾ ਤੇ ਸਪੱਸ਼ਟਤਾ ਨਾਲ ਆਪਣੇ ਆਪ ਨੂੰ ਪ੍ਰਗਟ ਕਰਕੇ ਆਪਣੇ ਲਖਸ਼ 
ਦਾ ਅਨ੍ਮਰਲਨ ਕਰ ਲੈਦੇ ਹੋ । ਤੁਹਾਡੀ ਲਿਖਤ ਤੋਂ' ਦੂਸਰੇ ਤੇ ਬਾਹਰਮੁਖੀ ਬੰਦੇ ਦੇ ਲਿਖੇ ਸਪੱਸ਼ਟ 
ਤੇ ਅਨਾਤਮ ਵਰਣਨ ਦਾ ਪ੍ਰਭਾਵ ਪੈਦਾ ਹੈ ਅਤੇ ਤੁਸੀ ਸ਼ਾਂਤ ਤੇ ਸੈਯੁਕਤ ਮਨ ਵਾਲੇ ਵਿਅੱਕਤੀ 
ਲਗਦੇ ਹੋ, ਜਦੋ' ਦੂਸਰਾ ਇਸ ਵਰਣਨ ਨੂੰ ਪੜ੍ਹ ਰਿਹਾ ਹੁੰਦਾ ਹੈ ਤਾਂ ਉੱਚੀ ਸਾਰੀ ਉਸਦਾ ਕਹਿਣ 
ਨੂੰ ਜੀਆ ਕਰਦਾ ਹੈ, “ਵਧੀਆ,” ਪਰ ਜਿਉ” ਹੀ ਉਹ ਇਸ ਲਿਖਤ ਨੂੰ ਲਾਂਭੇ ਰਖ ਦਿੰਦਾ ਹੈ ਇਹ 
ਉਸਦੇ ਮਨ ਵਿਚੋਂ ਵਿਸਰ ਜਾਂਦੀ ਹੈ । ਭਾਵ ਇਹ ਹੈ ਕਿ ਇਹ ਮਨ ਤੇ ਕੋਈ ਸ਼ਕਤੀਸ਼ਾਲੀ 
ਜਾਂ ਚਿਰਜੀਵੀ ਪ੍ਰਭਾਵ ਨਹੀਂ ਪਾਉ'ਦੀ ।” ਸਿੱਧ ਹੈ ਦਾਰਸ਼ਨਿਕ/ਇਤਿਹਾਸਕ ਆਲੋਚਕ ਦਾ 
ਭਾਸ਼ਾਈ ਲਖਸ਼ ਪ੍ਰਮਾਣਕਤਾ ਤੇ ਅਨ੍ਕ੍ਰਲਤਾ ਹੈ, ਸਰਲਤਾ ਤੇ ਸਪਸ਼ਟਤਾ ਨਹੀ' । ੦ 
992 ਐਲ, ਮਾਡਲ ਟਾਉਨ, ਲੁਧਿਆਣਾ 


50 ਸਿਰਜਣਾ 


ਸੁਖਬੀਰ ਦੇ ਨਾਵਲ/ਰਘਬੀਰ ਸਿੰਘ 


[ਕੇਂਦਰ ਪੰਜਾਬੀ ਲੇਖਕ ਸਭਾ ਅਤੇ ਬਲਰਾਜ ਸਾਹਨੀ ਮੈਮੋਰੀਅਲ ਟ੍ਰਸਟ ਦੇ ਸਾਂਝੇ 
ਉਦਮ ਨਾਲ 23 ਮਾਰਚ 1975 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ 
ਸੁਖਬੀਰ ਦੀ ਗਲਪ ਕਲਾ ਸੰਬੰਧੀ ਹੋਈ ਗੋਸ਼ਟੀ ਵਿਚ ਪੜ੍ਹਿਆ ਗਿਆ ਪੇਪਰ 1] 


ਸੁਖਬੀਰ ਬਹੁ ਪੱਖੀ ਪ੍ਰਤਿਭਾ ਦਾ ਸੁਆਮੀ ਲੇਖਕ ਹੈ । ਉਹ ਕਵੀ ਹੈ, ਕਹਾਣੀਕਾਰ ਹੈ, ਨਾਵਲ 
ਕਾਰ ਹੈ । ਇਸ ਤੋਂ ਬਿਨਾਂ ਉਹ ਇਕ ਸਫਲ ਅਨੁਵਾਦਕ ਵੀ ਹੈ ਤੇ ਨਿਬੈਧਕਾਰ ਵੀ । ਉਹ 
ਸਾਂਡੀ ਜ਼ਬਾਨ ਦੇ ਕੁਝ ਕੁ ਉਹਨਾਂ ਸਾਹਿਤਕਾਰਾਂ ਵਿਚੋਂ” ਹੈ ਜੌ ਆਪਣਾ ਸਮੁੱਚਾ ਸਮਾਂ ਸਾਹਿਤ- 
ਸਿਰਜਣ ਨੂੰ ਅਰਪਨ ਅਰਦੇ ਹਨ । ਸੁਖਬੀਰ ਦੀ ਪ੍ਰਤਿਭਾ ਬਹੁ ਪੱਖੀ ਹਣ ਦੇ ਨਾਲ ਨਾਲ 
ਨਿਵੇਕਲੀ ਵੀ ਹੈ । ਸਾਹਿਤ ਦੇ ਤਿੰਨਾਂ ਹੀ ਰੂਪਾਂ--ਕਵਿਤਾ, ਕਹਾਣੀ ਤੇ ਨਾਵਲ ਵਿਚ ਉਸ ਨੇ 
ਇਕ ਸਮਾਨ ਸਫਲਤਾ ਨਾਲ ਰਚਨਾ ਕੀਤੀ ਹੈ ਅਤੇ ਹਰਿਕ ਸਾਹਿਤ-ਰੂਪ ਵਿਚ ਹੀ ਉਸਦੀ 
ਨਿਵੇਕਲੀ ਨੁਹਾਰ ਪਛਾਣੀ ਜਾ ਸਕਦੀ ਹੈ 1 ਭਾਵੇ“ ਤਥਾ ਕਥਿਤ ਪ੍ਰਯੋਗਵਾਦੀਆਂ ਵਾਂਗ ਉਸਨੇ 
ਪੁਰਾਣੀ ਪਰੰਪਰਾ ਨੂੰ ਰੱਦ ਕਰਕੇ ਕੋਈ ਨਵੀ ਧਾਰਾ ਚਲਾਉਣ ਦੀ ਘੋਸ਼ਨਾ ਨਹੀ” ਕੀਤੀ ਪਰ 
ਉਸਦੀਆਂ ਕਵਿਤਾਵਾਂ ਦਾ ਰੂਪ-ਵਿਧਾਨ ਇਕ ਦਮ ਸੱਜਰਾ ਵੀ ਹੈ ਤੇ ਨਿਵੇਕਲਾ ਵੀ । ਚਿੱਤਰ 
ਕਲਾ ਦੇ ਪੈਟਰਨ ਉਤੇ ਲਿਖੀਆਂ ਉਸਦੀਆਂ ਕਵਿਤਾਵਾਂ ਦਾ ਪ੍ਰਭਾਵ ਇਉ” ਪੈਦਾ ਹੈ ਜਿਵੇ ਉਹ 
ਰੰਗਾਂ ਨਾਲ ਲਿਖੀਆਂ ਗਈਆਂ ਹੋਣ । ਪਹਿਲਾਂ ਪਹਿਲਾਂ ਸਮਝ ਨਾ ਆਉਣ ਦੇ ਬਾਵਜੂਦ ਉਹ 
ਛੱਡੀਆਂ ਨਹੀਂ ਜਾ ਸਕਦੀਆਂ । ਸਾਡੀ ਭਾਸ਼ਾ ਵਿਚ ਪ੍ਰਯੋਗਵਾਦ ਦੇ ਅਰਥ ਭਾਵੇ" ਬੜੇ ਗਲਤ 
ਜਿਹੇ ਹੋ ਗਏ ਹਨ, ਤਦ ਵੀ ਇਸਦੇ ਬਾਵਜੂਦ ਸੁਖਬੀਰ ਨੂੰ ਪ੍ਰਯੋਗਸ਼ੀਲ ਕਵੀ ਆਖਿਆ ਜਾ ਸਕਦਾ 
ਹੈ ਜਿਸਦੇ ਪ੍ਰਯੋਗ ਮਹੱਤਵਪੂਰਨ ਵੀ ਹਨ ਤੇ ਸਾਰਥਕ ਵੀ । ਇਹੀ ਗੱਲ ਉਸਦੀਆਂ ਗਲਪ ਕਿਰਤਾਂ 
ਬਾਰੇ ਆਖੀ ਜਾ ਸਕਦੀ ਹੈ । 

ਸੁਖਬੀਰ ਲੌਕਾਂ ਤੋਂ ਵਿਮੁੱਖ ਤਾਂ ਨਹੀਂ, ਸਗੋ ਇਸਦੇ ਉਲਟ ਉਸਦਾ ਦ੍ਰਿਸ਼ਟੀਕੋਣ ਨਿਸ਼ਚੈ 
ਹੀ ਲੋਕ-ਪੱਖੀ ਹੈ, ਪਰ ਲੋਕ-ਪ੍ਰਿਯਤਾ ਦੀ ਸਿੱਧੀ ਡੰਡੀ ਪਕੜਨ ਦਾ ਉਸਨੇ ਯਤਨ ਨਹੀ ਕੀਤਾ । 
ਸਾਡੀ ਜ਼ਬਾਨ ਵਿਚ ਸਾਹਿਤ ਦੇ ਪਾਠਕ ਬਹੁਤ ਘੱਟ ਹਨ, ਜੋ ਥੋੜੇ ਬਹੁਤ ਪਾਠਕ ਹਨ ਉਹਨਾਂ ਦੇ 
ਸਾਹਿਤਕ ਸੁਆਦ ਨੂੰ ਉਹ ਲੇਖਕ ਬੁਰੀ ਤਰ੍ਹਾਂ ਵਿਗਾੜ ਰਹੇ ਹਨ ਜੌ ਲੌਕ ਪ੍ਰਿਯਤਾ ਦੀ ਸਿੱਧੀ 
ਡੰਡੀ ਫੜਕੇ ਨਿਮਨ ਸੁਆਦਾਂ ਦੀ ਤ੍ਰਿਪਤੀ ਕਰਦ ਹਨ । ਤੇ ਇਸ ਵਿਗਾੜ ਵਿਚ ਸਥਾਪਿਤ 
ਆਲੋਚਕਾਂ ਦਾ ਯੋਗਦਾਨ ਵੀ ਕੋਈ ਘੱਟ ਨਹੀਂ । ਸਾਡੇ ਵਿਦਵਾਨ ਆਲੋਚਕ--ਜਿੰਨ੍ਹਾਂ ਵਿਚ 
ਸੋਤ ਸਿੰਘ ਸੇਖੋਂ ਵੀ ਸ਼ਾਮਿਲ ਹਨ ਤੇ ਡਾਕਟਰ ਅਤਰ ਸਿੰਘ ਵੀ--ਜਦੋਂ ਮੌਹਨ ਕਾਹਲ ਦੇ 
ਨਾਵਲਾਂ ਦੀ, ਜੋ ਅਜਿਹੇ ਨਿਮਨ ਸੁਆਦ ਦੀ ਉਘੜਵੀ' ਉਦਾਹਰਨ ਹਨ, ਮੁਕਤ ਕੌਠ ਨਾਲ 


ਸਿਰਜਣਾ 51 


ਪ੍ਰਸੈਸਾ ਕਰਦੇ ਹਨ ਤਾਂ ਮੈ ਸਮਝਣ ਤੋਂ` ਅਸਮਰੱਥ ਰਹਿ ਜਾਂਦਾ ਹਾਂ ਕਿ ਕੀ ਸਾਡੇ ਵਿਦਵਾਨ 
ਸੱਚਮੁੱਚ ਕਿਸੇ ਅਲੋਕਾਰੀ ਰਚਨਾਤਮਕ ਪ੍ਰਤਿਭਾ ਦੇ ਦਰਸ਼ਣ ਕਰਦੇ ਹਨ ਜਾਂ ਕਿ ਉਹ ਵੀ ਆਪਣੀ 
ਸਾਰੀ ਸੂਝ ਸਿਆਣਪ ਦੇ ਬਾਵਜੂਦ ਅਚੇਤ ਹੀ ਨਿਮਨ ਪੱਧਰ ਦੇ ਸੁਆਦ ਨੂੰ ਮਾਣਨ ਲੱਗ ਪਏ 
ਹਨ । ਹਰ ਕਾਂਡ ਵਿਚ ਕਿਸੇ ਨਾ ਕਿਸੇ ਬਹਾਨੇ ਸੈਭੌੋਗ ਜਾਂ ਜਬਰ ਜ਼ਨਾ ਵਿਖਾਕੇ ਜਾਂ ਇਸ ਭਾਂਤ 
ਦੀ ਕਿਸੇ ਹੋਰ ਵਿਧੀ ਰਾਹੀ' ਲੌਕ ਪ੍ਰਿਯਤਾ ਪ੍ਰਾਪਤ ਕਰਨ ਦੇ ਮੌਹ ਤੋ ਸੁਖ਼ਬੀਰ ਨੇ ਪ੍ਰਹੇਜ਼ ਕੀਤਾ 
ਹੈ। ਇਸ ਲਈ ਉਹ ਮੁਕਾਬਲਤਨ ਘੱਟ ਚਰਚਿਤ ਨਾਵਲਕਾਰ ਹੈ _। ਚਰਚਾ ਭਾਵੇ" ਉਸ ਬਾਰੇ 
ਬਹੁਤੀ ਨਹੀਂ ਹੋਈ ਪਰ ਗੁਰਦਿਆਲ ਸਿੰਘ ਦੇ ਨਾਲ ਸੁਖਬੀਰ ਸਾਡਾ ਪ੍ਰਥਮ ਪੰਕਤੀ ਦਾ 
ਨਾਵਲਕਾਰ ਹੈ । ਉਸ ਦੀ ਲਿਖਤ ਵਿਚ ਉਸੇ ਭਾਂਤ ਦੀ ਗੈਤੀਰਤਾ ਹੈ ਜੌ ਗੁਰਦਿਆਲ ਸਿੰਘ ਦੇ 
ਨਾਵਲਾਂ ਵਿਚ ਵੇਖਣ ਵਿਚ ਆਉਂਦੀ ਹੈ । ਪਰ ਜਿੱਥੇ ਗੁਰਦਿਆਲ ਸਿੰਘ ਦੀ ਪ੍ਰਾਪਤੀ ਸਾਡੇ 
ਨਾਵਲ ਦੀ ਪਰੰਪਰਾ ਦੀਆਂ ਸੰਭਾਵਨਾਵਾਂ ਨੂੰ ਵਿਸਤਾਰ ਦੇ ਕੇ ਸਾਕਾਰ ਕਰਨ ਵਿਚ ਹੈ ਉਥੇ 
ਸੁਖਬੀਰ ਬਿਲਕੁਲ ਨਵੇ” ਰਾਹ ਦਾ ਪਾਂਧੀ ਹੈ । 

ਸੁਖਬੀਰ ਦੇ ਚਾਰ ਨਾਵਲ--ਰਾਤ ਦਾ ਚਿਹਰਾ, ਪਾਣੀ ਤੇ ਪੁਲ, ਸੜਕਾਂ ਤੇ ਕਮਰੇ ਅਤੇ 
ਗਰਦਸ਼ ਪੰਜਾਬੀ ਨਾਵਲ ਸਾਹਿਤ ਵਿਚ ਵੱਖਰੀ ਜਿਹੀ ਵੰਝਗੀ ਦੀਆਂ ਰਚਨਾਵਾਂ ਹਨ । ਰਾਤ 
ਦਾ ਚਿਹਰਾ ਸਥਾਨ ਦੀ ਸੀਮਾਂ ਤੋਂ ਮੁਕਤ ਸਮੁੱਚੇ ਦੇਸ਼ ਦੀ ਸੁਤੰਤਰਤਾ ਤੋ' ਪਿਛੋ ਦੀ ਸਥਿਤੀ 
ਦਾ ਚਿੰਨ੍ਹਾਤਮਕ ਚਿੱਤਰ ਹੈ ਜਦ ਕਿ ਬਾਕੀ ਤਿੰਨ ਨਾਵਲਾਂ ਵਿਚ ਮਹਾਂਨਗਰ ਦਾ ਚਿਤਰਨ ਤੇ 
ਮੱਧ ਵਰਗ ਦੇ ਜੀਵਨ ਦਾ ਬਿਉਰਾ ਮਿਲਦਾ ਹੈ । ਇਸ ਪ੍ਰਕਾਰ ਜਿੱਥੇ ਸੁਖਬੀਰ ਦੇ ਨਾਵਲ 
ਬਾਕੀ ਪੰਜਾਬੀ ਨਾਵਲਾਂ ਨਾਲੋ“ ਵੱਖਰੀ ਭਾਂਤ ਦੇ ਨਾਵਲ ਹਨ, ਉਥੇ ਖੁਦ ਉਸਦੇ ਆਪਣੇ ਨਾਵਲਾਂ 
ਵਿਚ ਵੀ ਰਾਤ ਦਾ ਚਿਹਰਾ ਇਕ ਨਿਵੇਕਲੀ ਭਾਂਤ ਦੀ ਰਚਨਾ ਹੈ । ਇਸ ਨਾਵਲ ਵਿਚ ਇਕ 
ਰਾਤ ਦੀ ਹੀ ਕਹਾਣੀ ਨਹੀਂ, ਇਕ ਜ਼ਿੰਦਗੀ ਦੀ ਕਹਾਣੀ ਹੈ ਜਿਸਨੇ ਇਕ ਲੰਮਾ ਸਫ਼ਰ ਤੈਅ 
ਕੀਤਾ ਹੈ । ਇਹ ਸਫ਼ਰ ਇਕ ਜ਼ਿੰਦਗੀ ਦਾ ਸਫ਼ਰ ਨਾ ਰਹਿਕੇ ਸਾਡੇ ਦੇਸ਼ ਦੀਆਂ ਲੱਖਾਂ ਕਰੌੜਾਂ 
ਜ਼ਿੰਦਗੀਆਂ ਦਾ ਸਫ਼ਰ ਬਣਦਾ ਹੈ ਜੋ ਸੁਖਾਵੀਂ'` ਮੰਜ਼ਲ ਦੀ ਭਾਲ ਵਿਚ ਹਾਲੇ ਤਕ ਭਟਕ 
ਰਹੀਆਂ ਹਨ । 

ਇਕ ਸੰਗਰਾਮੀਆਂ ਜਿਸਨੇ ਬਦੇਸੀ ਸਾਮਰਾਜ ਤੋਂ` ਦੇਸ਼ ਨੂੰ ਸੁਤੰਤਰ ਕਰਾਉਣ ਲਈ ਅਤੇ 
ਜਨਤਕ ਖੁਸ਼ਹਾਲੀ ਦੀ ਖਾਤਰ ਵਰ੍ਹਿਆਂ ਬੱਧੀ ਤਸੀਹੇ ਝਾਗੇ ਹਨ, ਜੋ ਆਪਣੀ ਚੜ੍ਹਦੀ ਜੁਆਨੀ 
ਦੇ ਸਮੋ' ਤੋਂ ਹੀ ਸੰਘਰਸ਼ਾਂ ਵਿਚ ਪੈ ਗਿਆ ਸੀ ਤੇ ਇਹਨਾਂ ਸੰਘਰਸ਼ਾਂ ਦੌਰਾਨ ਜਿਸਨੂੰ ਕਈ ਵਾਰ 
ਜਿਹਲ ਦੀ ਚਾਰਦੀਵਾਰੀ ਵਿਚ ਕੈਦ ਹੋਣਾ ਪਿਆ ਸੀ, ਦੇਸ਼ ਦੇ ਸੁਤੌਤਰਤਾ ਪ੍ਰਾਪਤ ਕਰਨ ਤੋ 
ਕਈ ਵਰ੍ਹੇ ਪਿਛੋਂ ਘੋਰ ਨਿਰਾਸਤਾ ਦੀ ਸਥਿਤੀ ਵਿਚ ਹੈ । ਉਸ ਪਾਸ ਕ੍ਰਝ ਨਹੀਂ ਸਿਵਾਏ ਪਿਛਲੇ 
ਸਮੇ ਦੀਆਂ ਯਾਦਾਂ ਦੇ ਅਤੇ ਇਹੀ ਯਾਦਾਂ ਤੇ ਸੁਪਨੇ ਹਨ ਜੋ ਉਸਨੂੰ ਚੈਨ ਨਹੀ ਲੈਣ ਦਿੰਦੇ । 
ਯਾਦਾਂ ਦੀ ਇਕ ਅਜਿਹੀ ਜਾਗਦੀ ਰਾਤ ਵਿਚ ਇਕ ਪਰੀ ਉਸ ਦੇ ਕੌਲ ਆਉਦੀ ਹੈ । ਇਹ 
ਪਰੀ ਪੌਰਾਣਿਕ ਕਥਾਵਾਂ ਵਿਚਲੀਆਂ ਪਰੀਆਂ ਵਰਗੀ ਨਹੀ” । ਇਹ ਧਰਤੀ ਦੀ ਪਰੀ ਹੈ ਅਤੇ 
ਇਸਨੇ ਵੀ ਦੇਸ਼ ਅਤੇ ਲੌਕਾਂ ਦੀ ਖਾਤਰ ਮਾਰਾਂ ਖਾਧੀਆਂ ਹਨ । ਇਹ ਦੇਸ਼ ਲਈ ਜੁਝਣ ਵਾਲਿਆਂ 
ਦੇ ਨਾਲ ਰਹੀ ਹੈ । ਇਸਨੇ ਜਨ ਸਾਧਾਰਨ ਦੇ ਦਿਲਾਂ ਵਿਚ ਸੁਹਣੇਰੇ ਭਵਿੱਖ ਦੇ ਸੁਪਨੇ ਧੜਕਾਏ 
ਹਨ । ਇਸਨੇ ਜਨਤਕ ਆਗੂਆਂ ਨੂੰ ਬੰਦੀ ਤ“ ਮੁਕਤ ਕਰਾਉਣ ਲਈ ਰੋਸ ਪ੍ਰਦਰਸ਼ਣ ਸੌਗਠਿਤ 


52 ਸਿਰਜਣਾ 


ਕੀਤੇ ਹਨ ਅਤੇ ਇਸ ਬਦਲੇ ਰਾਜਕੀ ਦਮਨ ਸਟਿਣ ਕੀਤਾ ਹੈ । ਪਰ ਅੱਜ ਇਹ ਵੀ ਇਕ ਬਿਪਤਾ 
ਮਾਰੀ ਔਰਤ ਵਾਂਗ ਤੜਪ ਰਹੀ ਹੈ । ਬਾਹਰੋ ਸਾਉ ਤੇ ਭੋਲੇ ਭਾਲੇ ਨਜ਼ਰ ਆਉਦੇ ਪਰ ਅਸਲੋ” 
ਖਤਟਨਾਕ ਸੇਠਾਂ ਦੇ ਕ੍ਰੱਤੇ ਇਸ ਮਗਰ ਪਏ ਹੋਏ ਹਨ । 
ਮੀ'ਹ ਨਾਲ ਭਿੱਜੀ ਤੇ ਪਾਲੇ ਮਾਰੀ ਇਸ ਰਾਤ ਵਿਚ ਅਸੀ ਕੇਵਲ ਸੰਗਰਾਮੀਏ' ਤੇ ਇਸ 
;ਨਿਵੈਕਲੀ ਪਰੀ ਦਾ ਚਿਹਰਾ ਹੀ ਨਹੀ” ਵੇਖਦੇ, ਸਾਨੂੰ ਹੋਰ ਵੀ ਕਈ ਚਿਹਰੇ ਨਜ਼ਰ ਆਉਦੇ 
ਹਨ । ਅਸੀ' ਜ਼ਰੀਨਾ ਨੂੰ ਵੇਖਦੇ ਹਾਂ ਜੋ ਕਾਲੇ ਗੁਲਾਬ ਦਾ ਫੁੱਲ ਸੀ ਤੋਂ ਜੌ ਤਿੰਨ ਵਾਰ ਮਰਨ 
ਪਿਛੋ ਵੀ ਹਾਲੇ ਜਿਉੱਦੀ ਹੈ, ਸਾਨੂੰ ਪਾਰੋ ਨਜ਼ਰ ਆਉਦੀ ਹੈ ਜੌ ਆਪਣੇ ਪਤੀ ਦੇ ਨਾਲ ਗਿਆਰਾਂ 
ਵਰ੍ਹੇ ਕੱਟਣ ਤੋ ਪਿਛੋ' ਯੋਗ ਇਲਾਜ ਦੀ ਅਣਹੌ ਦ ਵਿਚ ਸੰਸਾਰ ਨੂੰ ਵਿਦਾਇਗੀ ਦੇ ਗਈ ਸੀ, 
ਅਤੇ ਨੀਨਾ ਨਜ਼ਰ ਪੈਂਦੀ ਹੈ ਜੋ ਚੰਨ ਦਾ ਰੂਪ ਸੀ ਪਰ ਜਿਸਦੀਆਂ ਅੱਖਾਂ ਵਿਚ ਜੌਤ ਨਹੀ” 
- ਰਹੀ । ਇਸ ਰਾਤ ਵਿਚ ਅਸੀਂ ਰੁਲਦੂ ਚਮਾਰ ਦਾ ਚਿਹਰਾ ਵੇਖਦੇ ਹਾਂ ਜਿਸਦਾ ਪੁੱਤਰ 
- ਆਪਣੀ “ਜੂਨ” ਵਿਰੁੱਧ ਰੋਸ ਨੂੰ ਪਿਤਾ ਉੱਪਰ ਝਾੜਕੇ ਤੁਰ ਗਿਆ ਸੀ, ਅਤੇ ਜੌ ਆਪਣੀ 
ਉਮਰ ਦੇ ਸੱਤਵੇ' ਦਹਾਕੇ ਵਿਚ ਹਰ ਰੋਜ਼ ਪੈਂਡਾ ਮਾਰਕੇ ਦਸ ਆਨੇ ਦੀ ਮਜ਼ਦੂਰੀ ਕਰਨ ਲਈ 
ਮਜਬੂਰ ਹੈ 
ਰਾਤ ਦਾ ਚਿਹਰਾ ਆਪਣੇ ਪਾਤਰਾਂ ਦੇ ਜੀਵਨ ਦਾ ਬਿਉਰਾ ਹੀ ਨਹੀ” ਦਿੰਦਾ ਇਹ 
ਇਕ ਸਰਵੇਖਣ ਹੈ ਸਮੁੱਚੇ ਦੇਸ਼ ਦਾ । ਇਹ ਇਕ ਪ੍ਰਸ਼ਨ ਚਿੰਨ੍ਹ ਹੈ, ਇਕ ਵੱਡਾ ਪ੍ਰਸ਼ਨ ਚਿੰਨ੍ਹ ਜੌ 
_ਪ੍ਰਾਪਤ ਜੀਵਨ ਦੇ ਕੌੜੇ ਯਥਾਰਥ ਨੂੰ ਉਭਾਰਕੇ ਸਾਹਮਣੇ ਲਿਆਵੋਂਦਾ ਹੈ । ਬਾਬਾ ਸਦਰ ਜਿਸਨੇ 
ਆਪਣੀ ਚੜ੍ਹਦੀ ਜਵਾਨੀ ਵਿਚ ਆਜ਼ਾਦੀ ਨਾਲ ਵਿਆਹ ਕਰਾ ਲਿਆ ਸੀ ਕਿਉਂ” ਅੱਜ ਸੁੰਝ ਤੇ 
ਉਦਾਸੀ ਵਿਚ ਘਿਰਿਆ ਆਪਣੀ ਸਤਾਰ ਵਿਚੋ ਆਸਰਾ ਲੱਭਦਾ ਹੈ $ ਕਿਉ” ਮਿਲਖਾ ਸਿੰਘ ਨੂੰ 
ਜ਼ਿੰਟਗੀ ਦੇ ਚੰਗੇ ਪਾਸੇ ਵਲ ਮੌੜ ਕੱਟਣ ਦੇ ਦੋਸ਼ ਵਿਚ ਸਜ਼ਾ ਮਿਲਦੀ ਹੈ 2 ਸੈਤੀ ਕਿਉ ਪਗਲੀ 
ਹੋ ਗਈ ਹੈ ਅਤੇ ਉਸਦਾ ਪੁੱਤਰ ਰਾਜੂ ਤੇ ਧੀ ਰੇਸ਼ਮਾ ਕਿਉ” ਤੇ ਕਿਥੇ ਚਲੇ ਗਏ £ ਇਹ ਸਾਰੇ ਤੇ 
ਅਜਿਹੇ ਕਈ ਹੌਰ ਪ੍ਰਸ਼ਨ 'ਪਣੇ ਪਿਛੇ ਅਤਿਅੰਤ ਵਿਖਮ' ਤੋਂ ਡੂੰਘੀਆਂ ਸਮਸਿਆਵਾਂ ਲੁਕੋਈ ਬੈਠੇ 
ਹਨ । ਇਹ ਸਾਰੀਆਂ ਸਮਸਿਆਵਾਂ ਰਲਕੇ ਸਾਡੇ ਅੱਜੌਕੇ ਯਥਾਰਥ ਦਾ ਕਠੋਰ ਤੇ ਘਿਣਾਉਣਾ 
_ ਚਿੱਤਰ ਉਘਾੜਦੀਆਂ ਹਨ । ਇਸ ਪ੍ਰਕਾਰ ਰਾਤ ਦਾ ਚਿਹਰਾ ਇਕ ਵਿਸ਼ਾਲ ਕੈਨਵਸ ਵਾਲੀ 
_ਰਚਨਾ ਹੈ ਜਿਸ ਵਿਚਲੇ ਪਾਤਰ ਵਿਅਕਤੀ-ਪਾਤਰ ਨਾਂ ਰਹਿਕੇ ਵਰਤਮਾਨ ਸਮਾਜਕ ਪਰਿਸ- 
` ਬਿਤੀਆਂ ਵਿਚ ਨਿਰਾਸਤਾ ਜਾਂ ਵਿਸ਼ਾਦ ਦੇ ਪ੍ਰਤੀਕ ਬਣ ਗਏ ਹਨ । ਇਹਨਾਂ ਸਤਨਾਂ ਨਾਲ 
ਸੰਬੋਧਿਤ ਕਹਾਣੀਆਂ ਜਦੋ" ਜੁੜਦੀਆਂ ਹਨ ਤਾਂ ਉਹ ਟਿਕ ਅਜਿਹੇ ਪ੍ਰਬੋਧ ਦਾ ਨਕਸ਼ਾ ਵਿਖਾਉ'ਦੀਮਾਂ 
ਹਨ ਜੋ ਇਕ ਦਮ ਭਿਆਨਕ ਤੇ ਘ੍੍‌ਿਣਾਯੋਗ ਪ੍ਰਤੀਤ ਹੁੰਦਾ ਹੈ । 
ਨਾਵਲ, ਕਹਿੰਦੇ ਹਨ, 'ਉਸ ਸਮੇ ਪਰਿਪੂਰਣ ਰੂਪ ਵਿਚ ਪ੍ਰਗਟ ਹੁੰਦਾ ਹੈ ਜਦੋ ਸਮਾਜ 
ਦਾ ਸੰਤੁਲਨ ਵਿਗੜ ਚੁਕਿਆ ਹੋਵੇ । ਰਾਤ ਦਾ ਚਿਹਰਾ ਸਾਡੇ ਸਮਾਜ ਦੇ ਵਿਗੜੇ ਸੰਤਲਨ ਨੂੰ 
` ਰੂਪਮਾਨ ਕਰਦਾ ਹੈ । ਅਜਿਹੀ ਅਤਿਕਥਨੀ ਤਾਂ ਮੈ ਨਹੀਂ ਕਰਾਂਗਾ ਕਿ ਮੈਂ ਇਸਦੀ ਸੰਸਾਰ ਦੀਆਂ 
ਸ੍ਰੇਸ਼ਟ ਕਿਰਤਾਂ ਨਾਲ ਤੁਲਨਾ ਕਰਾਂ, ਤਦ ਵੀ ਇਹ ਆਖਣਾ ਅਨੁਚਿਤ ਨਟੀ' ਕਿ ਇਸਨੂੰ 
ਪੜ੍ਹਦਿਆਂ ਲੂਸੁਨ ਦੀ ''ਐਹ ਕਿਊ ਦੀ ਸੱਚੀ ਕਹਾਣੀ, ਵਾਲਤੇਅਰ ਦੇ “'ਕੈੱਡੀਡ” ਜਾਂ 
ਗੋਰਕੀ ਦੇ “ਤਿੰਨ ਜਣੋਂ ` ਦਾ ਚੇਤਾ ਜ਼ਰੂਰ ਆਉਂਦਾ ਹੈ ਜਿੰਨ੍ਹਾਂ ਵਿਚ ਪ੍ਰਾਪਤ ਜੀਵਨ ਦੀ ਕਠੋਰਤਾ 


ਸਿਰਜਣਾ 53 


ਨੂੰ ਉਸਦੇ ਅਲਫ ਨੰਗੇ ਰੂਪ ਵਿਚ ਪ੍ਰਸਤਤ ਕੀਤਾ ਗਿਆ ਹੈ । 

ਰਾਤ ਦਾ ਚਿਹਰਾ ਦੀ ਵਡਿਆਈ ਕੇਵਲ ਇਸ ਗੱਲ ਵਿਚ ਹੀ ਨਹੀ" ਕਿ ਇਸ ਵਿਚੋਂ 
ਵਰਾਟ ਸਮਾਜਕ ਯਥਾਰਥ ਦੀ ਝਲਕ ਮਿਲਦੀ ਹੈ, ਇਸਦੀ ਵਡਿਆਈ ਇਸਦੀ ਸੰਰਚਨਾ ਵਿਚ 
ਵੀ ਵਿਦਮਾਨ ਹੈ । ਵੱਖ ਵੱਖ ਕਹਾਣੀਆਂ ਤੇ ਇਕ ਤੋਂ ਵੱਧ ਪਾਤਰਾਂ ਨੂੰ ਲੈਕੇ ਇਕ ਵਿਸ਼ੇਸ਼ 


ਪ੍ਰਭਾਵ ਉਘਾੜਨ ਵਿਚ ਸੁਖਬੀਰ ਨੇ ਸਫਲ ਪ੍ਰਯੋਗ ਕੀਤਾ ਹੈ । ਅਜਿਹੇ ਨਾਵਲ ਤਾਂ ਪੰਜਾਬੀ ਵਿਚ 


ਪਹਿਲਾਂ ਵੀ ਇੱਕੜ ਦੁੱਕੜ ਮਿਲਦੇ ਹਨ ਜਿੰਨ੍ਹਾਂ ਵਿਚ ਚੇਤਨਾ ਪ੍ਰਵ ਹ ਜਾਂ ਫਲੈਸ਼ ਬੈਕ ਦੀ 
ਵਿਧੀ ਰਾਹੀ ਸਾਰੇ ਕਥਾਨਕ ਨੂੰ ਥੋੜੇ ਜਿੰਨੇ ਸਮੋ ਵਿਚ ਬੰਨ੍ਹਿਆ ਗਿਆ ਹੋਵੇ ਪਰ ਉਹ ਨਾਵਲ 
ਪਾਤਰਾਂ ਦੀਆਂ ਮਾਨਸਿਕ ਗੁੰਝਲਾਂ ਤੇ ਵਿਕਰਤੀਆਂ ਦੇ ਜ਼ਿਕਰ ਤਕ ਸੀਮਤ ਰਹਿ ਜਾਣ ਕਾਰਨ 
ਨਿਰਰਥਕ ਤੇ ਖੁਸ਼ਕ ਵਿਵਰਣ ਹੌਕੇ ਰਹਿ ਜਾਂਦੇ ਹਨ ਜਦਕਿ ਰਾਤ ਦਾ ਚਿਹਰਾ ਵਿਚ ਸਮਾਜਕ 
ਸਾਰਥਕਤਾ ਵੀ ਹੈ ਤੇ ਗਤੀ ਵੀ । ਪਿੱਪਲ, ਪਰੀ ਤੇ ਚੰਨ ਨੂੰ ਜਿਉਂਦੇ ਪਾਤਰਾਂ ਦੋ ਰੂਪ ਵਿਚ 
ਪੇਸ਼ ਕਰਕੇ ਸੁਖਬੀਰ ਨੇ ਨਵਾਂ ਪ੍ਰਯੋਗ ਕੀਤਾ ਹੈ । ਇਹ ਪਾਤਰ ਮਧ-ਕਾਲੀਨ ਰਚਨਾਵਾਂ ਵਰਗਾ 
ਉਪਰ-ਪ੍ਰਾਕ੍ਿਤਕ ਵਾਤਾਵਰਣ ਉਸਾਰਨ ਦਾ ਸਾਧਨ ਨਹੀ" ਬਣਦੇ ਸਗੋ ਇਹ ਚਿੰਨ੍ਹ ਰੂਪ ਵਿਚ 
ਨਾਵਲ ਵਿਚ ਕਈ ਕਲਾਤਮਕ ਕਾਰਜ ਨਿਭਾਉ'ਦੇ ਹਨ । ਤਦ ਵੀ ਚਿੰਨ੍ਹਾਂ ਦੀ ਅਜਿਹੀ ਵਰਤ” 
ਜੇ ਵਧ ਜਾਵੇ ਤਾਂ ਛਾਇਆਵਾਦ ਜਿਹਾ ਬਣ ਜਾਂਦੀ ਹੈ ਤੇ ਕਿਸੇ ਪ੍ਰਗਤਿ ਵਾਦੀ ਲੇਖਕ ਲਈ ਇਹ 
ਕੋਈ ਸ਼ੋਭਾ ਵਾਲੀ ਗੱਲ ਨਹੀ । ਅਜਿਹੇ ਛਾਇਆਵਾਦ ਦੀ ਝਲਕ ਨਾਵਲ ਦੇ ਅੰਤ ਵਿਚ ਤਿੰਨ 
ਸੁਪਨਿਆਂ ਦੇ ਜ਼ਿਕਰ ਤੋ ਮਿਲਦੀ ਵੀ ਹੈ । ਸੁਪਨਿਆਂ ਦਾ ਅਜਿਹਾ ਚਿੰਨ੍ਹਾਤਮਕ ਵਰਣਨ 
ਵਰਜਿਤ ਤਾਂ ਨਹੀਂ ਪਰ ਇਹ ਤੌਖਲਾ ਜ਼ਰੂਰ ਹੈ ਕਿ ਅਜਿਹੇ ਸੁਪਨੇ ਤੇ ਚਿੰਨ੍ਹ ਰਚਨਾ ਵਿਚ 
ਅਸਪਸ਼ਟਤਾ ਤੇ ਧੁੰਦਲਾਪਨ ਲਿਆਉਣ ਦਾ ਕਾਰਨ ਬਣ ਸਕਦੇ ਹਨ । ਜ਼ਾਤ ਦਾ ਚਿਹਰਾ ਵਿਚ 
ਕੁਝ ਕੁ ਉਪਭਾਵਕਤਾ ਦਾ ਅੰਸ਼ ਵੀ ਮੌਜੂਦ ਹੈ ਜੋ ਸਾਡੇ ਗਲਪ ਸਾਹਿਤ ਦਾ ਇਕ ਬਹੁਤ ਵੱਡਾ 
ਫੌਗ ਹੈ ਤੇ ਜਿਸ ਨੂੰ ਸਾਡੇ ਕਈ ਸਥਾਪਿਤ ਕਥਾਕਾਰ ਗੁਣ ਸਮਝੀ ਬੈਠੇ ਹਨ । ਉਪਭਾਵਕਤਾ ਦੀ 
ਚਾਸ਼ਨੀ ਨਾਲ ਲੇਖਕ ਆਪਣੀ ਲਿਖਤ ਵਿਚੋ" ਉਹ ਪ੍ਰਭਾਵ ਉਤਪੰਨ ਕਰਦਾ ਹੈ ਜੋ ਉਹ ਲਿਖਤ 
ਦੇ ਸਾਧਾਰਨ ਪ੍ਰਵਾਹ ਦੁਆਰਾ ਉਤਪੰਨ ਕਰਨ ਤੋਂ ਅਸਮਰੱਥ ਰਹਿੰਦਾ ਹੈ । ਇਸ ਤਰ੍ਹਾਂ ਕਰਨ ਨਾਲ 
ਉਹ ਨਿਮਨ ਪੱਧ3 ਦੇ ਪਾਠਕ ਨੂੰ ਤਾਂ ਆਪਣੇ ਨਾਲ ਤੌਰ ਲੈਦਾ ਹੈ ਪਰ ਖੁਦ ਉਹ ਰਚਨਾ ਦੇ 
ਪੱਧਰ ਨੂੰ ਹੇਠਾਂ ਲੈ ਜਾਂਦਾ ਹੈ । ਸੰਤੋਖ ਵਾਲੀ ਗੱਲ ਹੈ ਕਿ ਸੁਖਬੀਰ ਵਿਚ ਇਹ ਦੋਸ਼ ਰੋਗ ਦੀ ਹੱਦ 
ਤਕ ਨਹੀ ਵਧਦਾ । ਇਹਨਾਂ ਤਰੁਟੀਆਂ ਦੇ ਬਾਵਜੂਦ ਸਮੁੱਚੇ ਤੌਰ ਤੇ ਵਿਸ਼ਾਲ ਕੈਨਵਸ ਵਾਲੀ 
ਇਕ ਸੈਕ੍ਚਤ, ਭਾਵਪੂਰਤ ਤੇ ਰਾਗਾਤਮਕ ਕਿਰਤ ਵਜੋ ਰਾਤ ਦਾ ਚਿਹਰਾ ਵਿਚ ਇਕ ਲੰਮੀ 
ਉਮਰ ਵਾਲੀ ਰਚਨਾ ਸਿੱਧ ਹੋ ਸਕਣ ਦੀ ਸੰਭਾਵਨਾ ਮੌਜੂਦ ਹੈ । 

ਰਾਤ ਦਾ ਚਿਹਰਾ ਦੀ ਕੈਨਵਸ ਜਿੱਥੇ ਬਹੁਤ ਵਿਸ਼ਾਲ ਹੈ ਉਥੇ ਪਾਣੀ ਤੇ ਪੁਲ ਵਿਚ 
ਸੁਖਬੀਰ ਨੇ ਆਪਣੇ ਵਿਸ਼ੇ ਦਾ ਖੇਤਰ ਬਹੁਤ ਸੀਮਿਤ ਰਖਿਆ ਹੈ । ਇਸ ਨਾਵਲ ਵਿਚ ਵਧੇਰੇ 
ਧਿਆਨ ਸਮਾਜਕ ਪਰਿਸਥਿਤੀਆਂ ਨੂੰ ਪ੍ਰਤਿਨਿਧ ਰੂਪ ਵਿਚ ਉਘਾੜਨ ਉਤੇ ਨਹੀਂ` ਸਗੋ ਦਲਜੀਤ, 
ਰਾਜ ਤੇ ਮਾਇਆ ਦੇ ਚਰਿੱਤਰ ਵਿਸ਼ਲੋਸ਼ਨ ਉਤੇ ਦਿੱਤਾ ਗਿਆ ਹੈ । ਮਾਂ ਧੀ ਹੋਣ ਦੇ ਨਾਤੇ ਅਤੇ 
ਘਰ ਵਿਚ ਦੋਨੋ" ਹੀ ਜੀਅ ਹੋਣ ਦੇ ਕਾਰਨ ਰਾਜ ਤੇ ਮਾਇਆ ਇਕੱਠੀਆਂ ਤੋ ਇਕ ਮਿਕ ਹੋਣੀਆਂ 
ਚਾਹੀਦੀਆਂ ਹਨ । ਪਰ ਇਸਦੇ ਉਲਟ ਉਹ ਆਪੌ ਆਪਣੀ ਇਕੱਲਤਾ ਵਿਚ ਘਿਰੀਆਂ ਹੋਈਆਂ 


54 ਸਿਰਜਣਾ 


6 


ਚ 


ਹਨ । ਦਲਜੀਤ ਦਾ ਉਹਨਾਂ ਦੇ ਘਰ ਵਿਚ ਪ੍ਰਵੇਸ਼ ਦਹਾਂ ਵਿਚ ਇਕ ਭਾਵਕ ਦਵੰਦ ਨੂੰ ਜਨਮ 
ਦਿੰਦਾ ਹੈ । ਲੇਖਕ ਇਸ ਦਵੰਦ ਨੂੰ ਬਹੁਤ ਸੂਖਮਤਾ ਨਾਲ ਸੰਕੇਤਾਂ ਦੁਆਰਾ ਪ੍ਰਸਤੁਤ ਕਰਦਾ ਹੈ । 
ਦਲਜੀਤ ਵਲ ਮਾਂ ਧੀ ਦੇ ਇਕੋ ਹੀ ਸਮੇ ਜਾਗੇ ਪ੍ਰਮ ਭਾਵ ਦੇ ਫਲ ਸਰੂਪ ਉਹਨਾਂ ਦੀ ਆਪਸੀ 
ਦੂਰੀ ਕਿੰਨੀ ਹੌਰ ਵਧ ਗਈ ਹੈ ਇਸਨੂੰ ਸੁਖਬੀਰ ਨੇ ਮਨੋਵਿਸ਼ਲੋਸਨ ਦੀ ਵਿਧੀ ਰਾਹੀ” ਚੋਖੀ 
ਸਫਲਤਾ ਨਾਲ ਉਘਾੜਿਆ ਹੈ । 

ਮਾਇਆ ਦੇ ਮਨ ਵਿਚ ਹੈ ਕਿ ਉਸਦੀ ਮਾਂ ਨੇ ਜੇ “ਉਸਦਾ ਰਿਸ਼ਤਾ ਕਰਨਾ ਹੀ ਏ ਤਾਂ 
ਫੋਰ ਬਾਹਰ ਵੇਖਣ ਦੀ ਕੀ ਲੋੜ ਹੈ £ ਘਰ ਵਿਚ ਈ ਕਿਉ ਨਹੀ ਦੇਖਦੀ 2” ਮਾਂ ਦਾ ਵਿਚਾਰ 
ਹੈ : “ਮੈਂ ਸੋਚਦੀ ਸਾਂ ਪਹਿਲਾਂ ਮਾਇਆ ਦਾ ਕੋਈ ਵਿੰਤਜ਼ਾਮ ਹੋ ਜਾਵੇ । ਉਹ ਸੁਖੀ" ਸਾਂਦੀ 
ਅਪਣੇ ਘਰ ਚਲੀ ਜਾਵੇ ਤਦ ਮੈਨੂੰ ਕੋਈ ਰੋਕ ਨਹੀਂ” ਹੋਣੀ ।` ਅਤੇ ਦਲਜੀਤ ਦੀ “ਅਜੀਬ ਜੇ 
ਹਾਲਤ ਏ, ਅਗਾਂਹ ਦੀ ਵੀ ਖਿੱਚ ਏ, ਪਿਛਾਂਹ ਦੀ ਵੀ ਖਿੱਚ ਏ ।” ਸ਼ਾਇਦ ਏਮੋ ਕਾਰਨ ਹੀ ਉਹ 
ਕਿਸੇ ਪਾਸੇ ਜਾ ਨਹੀ ਸਕਦਾ, ਇਕੋ ਥਾਂ ਟਿਕਿਆ ਹੋਇਆ ਹੈ । 

ਇਸ ਬਣ ਗਈ ਤਿਕੌਨ ਦੀਆਂ ਸਾਰੀਆਂ ਹੀ ਉਲਝਣਾਂ ਨੂੰ ਸੁਖਬੀਰ ਨੇ ਮਨੋਵਿਗਿਆਨਕ 
ਛੋਹਾਂ ਦੇਕੇ ਪਾਣੀਆਂ, ਪੁਲਾਂ, ਸਮੁੰਦਰਾਂ, ਦਰਿਆਵਾਂ, ਜਲਪਰੀਆਂ ਤੇ ਜਵਾਰਭਾਟਿਆਂ ਦੇ ਸੌਕੇਤਾਂ 
ਦੁਆਰਾ ਬਿਆਨਿਆ ਹੈ । ਪਰ ਜਾਪਦਾ ਹੈ ਕਿ ਮਨੋਵਿਸ਼ਲੋਸ਼ਨ ਵਲ ਜ਼ਿਆਦਾ ਧਿਆਨ ਦਿੰਦਿਆਂ 
ਹੋਇਆਂ ਉਹ ਵਰਣਨ ਦੀ ਖੂਬਸ੍ਰਤੀ ਵਲੋ ਲਾਪਰਵਾਹ ਹੋ ਗਿਆਂ ਹੈ । ਜਿਥੇ ਰਾਤ ਦਾ 
ਚਿਹਰਾ ਦੇ ਵਰਣਨ ਵਿਚ ਨਿਸ਼ਚੈ ਹੀ ਉਹ ਰਾਗਾਤਮਤਾ ਮੌਜੂਦ ਹੈ ਜੋ ਕਵੀ ਹੌਣ ਦੇ 
ਨਾਤੇ ਸੁਖਬੀਰ ਦੀ ਗਲਪ ਵਿਚ ਹੋਣੀ ਸੁਭਾਵਕ ਹੈ, ਉਥੇ ਪਾਣੀ ਤੇ ਪੁਲ ਦੇ ਵਿਸਤਾਰ 
ਵਿਚ ਅਕਾਉਪਣ ਜਿਹਾ ਹੈ ਜੋ ਕਾਫੀ ਚੁਭਦਾ ਹੈ । ਹਾਲਾਂਕਿ ਰਾਤ ਦਾ ਚਿਹਰਾ ਦੇ ਟਾਕਰੇ 
ਰੁਮਾਂਸਕ ਕਹਾਣੀ ਹੋਣ ਕਾਰਨ ਇਸ ਨਾਵਲ ਵਿਚ ਬਿਆਨ ਦੀ ਖੂਬਸੂਰਤੀ ਜ਼ਿਆਦਾ ਹੋਣੀ 
ਬਣਦੀ ਸੀ । 

ਪਾਣੀ ਤੇ ਪੁਲ ਮਲ ਰੂਪ ਵਿਚ ਸੀਮਿਤ ਮਾਨਸਿਕ ਯਥਾਰਥ ਦਾ ਨਾਵਲ ਹੈ । ਤਦ ਵੀ 
ਇਸ ਵਿਚ ਸਮਾਜਕ ਪੱਖ ਵੀ ਲੁਪਤ ਨਹੀ` । ਯਥਾ ਅਨੁਕੂਲ ਮਹੱਤਵਪੂਰਣ ਸਾਮਿਅਕ ਸਮਾਜਕ 
ਸਮਸਿਆਵਾਂ ਨੂੰ ਨਾਵਲ ਵਿਚ ਛੋਹਿਆ ਗਿਆ ਹੈ । ਭਾਵੇ ਦਲਜੀਤ ਦੀ ਭਟਕਣ ਤੇ ਉਸਦੇ 
ਵਿਸ਼ਾਦ ਦਾ ਆਧਾਰ ਯੋਗ ਭਾਂਤ ਸਿੱਧ ਨਹੀਂ ਹੁੰਦਾ, ਪਤ ਉਸਦਾ ਪਾਤਰ ਸਮਾਜ ਦੇ ਅਸੈਤੁਲਨ 
ਦੀ ਦਸ਼ਾ ਦਾ ਪ੍ਰਤੀਕ ਜ਼ਰੂਰ ਬਣਦਾ ਹੈ । ਉਪਰੰਤ ਦੇਸ਼ ਦੀ ਵੰਡ ਸਮੇ ਹੋਏ ਫਸਾਦਾਂ ਤੋਂ ਉਹਨਾਂ 
ਵਿਚ ਚੰਨੀ ਦੀ ਭਿਆਨਕ ਮੌਤ, ਮਾਂ ਬਾਹਰੀ ਰਾਜ ਦੇ ਬਚਪਨ, ਅਪਣੀ ਉਮਰੋ' ਕਿੰਨੇ ਹੀ ਵੱਡ 
ਪਤੀ ਦੀਨਾ ਨਾਥ ਨਾਲ ਬਿਤਾਈ ਜ਼ਿੰਦਗੀ ਤੇ ਉਸਦੀ ਮੌਤ ਪਿਛੋ ਰੋਡੇ3 ਸਮੇਂ ਗਿਆਨ ਚੰਦ ਨਾਲ 
ਸਾਂਝ ਉਪਜਣ ਦੇ ਬਾਵਜੂਦ ਅਗਾਂਹ ਕਦਮ ਚੁਕਣ ਤੋ ਘਬਰਾਹਟ ਦੇ ਚਿਤਰਣ ਵਿਚ ਅਨੇਕਾਂ ਹੀ 
ਸਮਾਜਕ ਵਿਤਿਹਾਸਕ ਸਮਸਿਆਵਾਂ ਲੁਪਤ ਹਨ । 

ਸੁਖਬੀਰ ਦਾ ਤੀਜਾ ਨਾਵਲ ਸੜਕਾਂ ਤੇ ਕਮਰੇ ਜੋ ਅਕਾਰ ਦੇ ਪੱਖ ਤੋ ਸਭ ਤੋ ਵੱਡਾ 


`` ਨਾਵਲ ਹੈ ਤਾਂ ਮਹੱਤਵ ਵਲੋ ਵੀ ਉਹ ਕੋਈ ਛੋਟਾ ਨਹੀ`। ਸ਼ਾਇਦ ਰਾਤ ਦਾ ਚਿਹਰਾ ਤ ਪਿਛੋ” 


ਏਹੀ ਉਸਦੀ ਸਭ ਤੋ" ਮਹੱਤਵਪੂਰਣ ਕਿਰਤ ਹੈ । ਉੱਝ ਤਾਂ ਪਾਣੀ ਤੇ ਪੁਲ ਅਤੇ ਨਵੇ“ ਨਾਵਲ 
ਗਰਦਸ਼ ਵਿਚ ਵੀ ਮਹਾਂ ਨਗਰ ਦੇ ਜੀਵਨ ਦੀ ਝਲਕ ਮਿਲਦੀ ਹੈ ਪਰ ਸੜਕਾਂ ਤੇ ਕਮਰੇ ਦਾ 


ਸਿਰਜਣਾ 55 


ਤਾਂ ਉਦੋਜ਼ ਹੀ ਬੰਬਈ ਵਰਗੇ ਮਹਾਂ ਨਗਰ ਤੇ ਪੂੰਜੀਵਾਦੀ ਪ੍ਰਬੰਧ ਦੇ ਸਾਕਾਰ ਰੂਪ ਏਸ ਮਹਾਂ 
ਨਗਰ ਵਿਚ ਧਿੰਡਰੇ ਜੀਵਨ ਤੇ ਵਿਅਕਤੀ ਦੀ ਭਟਕਣ ਨੂੰ ਚਿਤਰਨਾ ਹੈ । ਸੁਖਬੀਰ ਦੇ ਨਵੇ” 
ਨਾਵਲ ਗਰਦਸ਼ ਦਾ ਇਕ ਲੇਖਕ ਪਾਤਰ ਇਕ ਨਾਵਲ ਲਿਖਣ ਬਾਰੇ ਸੋਚਦਾ ਹੈ ''ਜੋ ਇਕ ਤਰ੍ਹਾਂ 
ਦਾ ਆਟੋਬਾਇਓਗ੍ਰਾਫੀਕਲ ਨਾਵਲ ਹੋਵੇਗਾ । ਉਸ ਵਿਚ ਉਹ ਸ਼ਹਿਰ ਦੀ ਜ਼ਿੰਦਗੀ ਨੂੰ ਪੇੱਟ 
ਕਰੇਗਾ ਇਕ ਕਰੈਕਟਰ ਦੇ ਐੱਗਲ ਤੋਂ । ਇਹ ਨਾਵਲ ਲਿਟਰੇਚਰ ਵਿਚ ਮਾਸਟਰਪੀਸ ਹੋਵੇਗਾ, 


ਇਕ ਵੱਡਾ ਮੀਲ ਪੱਥਰ, ਪ੍ਰੰਮ ਚੰਦ ਤੇ ਸ਼ਰਤ ਚੰਦਰ ਦੀ ਟਰੈਡੀਸ਼ਨ ਤੋ ਬਿਲਕੁਲ ਹਟਕੇ ' 


ਲਿਖਿਆ ਹੋਇਆ, ਵਾਰ ਐੱਡ ਪੀਸ ਦੇ ਕੈਨਵਸ ਵਰਗਾ । ਅੱਜ ਦੇ ਜ਼ਮਾਨੇ ਦਾ ਪੂਰਾ ਸ਼ਹਿਰ ਉਭਰੇਗਾਂ 
ਉਸ ਵਿਚ, ਸ਼ਹਿਰ ਜੌ ਇਕ ਔਰਤ ਏ, ਨਵੇ” ਜ਼ਮਾਨੇ ਦੀ ਮਾਡਰਨ ਔਰਤ । ਤਹਿਜ਼ੀਬ ਦੇ ਟ੍ਾਂਸਪੇਅਰੈੱਟ 
ਰੇਸ਼ਮੀ ਲਿਬਾਸ ਵਿਚ ਇਕ ਨੰਗੀ ਔਰਤ । ਤੇ ਉਸ ਸ਼ਹਿਰ ਦੇ ਨਾਲ ਅੱਜ ਦੇ ਜ਼ਮਾਨੇ ਦਾ ਇਕ ਆਦਮੀ 
ਉਭਰੇਗਾ ਜੋ ਉਸ ਸ਼ਹਿਰ ਦੇ ਸਾਰੇ ਜਾਣੇ ਅਣਜਾਣੇ ਰਾਹਾਂ ਤੋ ਵਾਕਫ ਹੈ । ਜਿਸਨੇ ਸ਼ਹਿਰ ਦੀਆਂ 
ਹਨੇਰੀਆਂ _ ਰਾਤਾਂ ਵੇਖੀਆਂ ਹਨ ਤੇ ਜਗਮਗਾਉ'ਦੀਆਂ ਹੋਈਆਂ ਨਿਉਨ ਲਾਈਟਾਂ ਵੇਖੀਆਂ ਹਨ । 
ਰਾਤਾਂ ਵਰਗੀਆਂ ਹਨੇਰੀਆਂ ਗਲੀਆਂ ਤੇ ਨਿਊਨ ਲਾਈਟਾਂ ਵਾਂਗ ਜਗਮਗਾਉ'ਦੇ ਜਿਸਮ ਵੇਖੋ 
ਹਨ। ਅੱਜ ਦੀ ਕੰਪਲੈਕਸ ਜਿੰਦਗੀ ਦਾ ਐਬਸਟੈਕਟ ਨਾਵਲ ਹੋਵੇਗਾ ਉਹ ।” ਤੇ ਇਸ ਨਾਵਲ ਨੂ 
ਲਿਖਣ ਲਈ ਉਹ ਉਸ ਸ਼ਹਿਰ ਨੂੰ ਵੇਖਣਾ ਤੇ ਭੌਗਣਾ ਚਾਹੁੰਦਾ ਹੈ । ਗਰਦਸ਼ ਵਿਚ ਇਸ ਤਰ੍ਹਾਂ 
ਦੀਆਂ ਗੱਲਾਂ ਕਰਨ ਵਾਲੇ ਲੋਖਕ ਪਾਤਰ ਨਾਲ ਸੁਖਬੀਰ ਨੂੰ ਹਮਦਰਦੀ ਨਹੀ ਕਿਉਕਿ ਉਹ 
ਕੁਝ ਜ਼ਿਆਦਾ ਹੀ ਭਟਕ ਚੁਕਿਆ ਪਾਤਰ ਹੈ । ਇਸ ਲਈ ਆਪਣੇ ਨਾਵਲ ਬਾਰੇ ਉਸ ਵਰਗੀ 
ਹਉਮੈ ਦਾ ਪ੍ਰਗਟਾਵਾ ਤਾਂ ਭਾਵੇਂ ਉਹ ਨਾਂ ਕਰੇ ਪਰ ਬਾਕੀ ਸਭ ਕੁਝ ਵਿਚੋ ਸੁਖਬੀਰ ਆਪ ਹੀ 
ਬੋਲਦਾ ਪ੍ਰਤੀਤ ਹੁੰਦਾ ਹੈ । ਤੇ ਸ਼ਹਿਰ ਚਿਤਰਨ ਦੀ ਇਸੇ ਇੱਛਾ ਨੂੰ ਉਸਨੇ ਸੜਕਾਂ ਤੇ ਕਮਰੇ 
ਵਿਚ ਸਾਕਾਰ ਕੀਤਾ ਹੈ । 

ਪ੍ਰਯੋਗਵਾਦ ਤੇ ਤਥਾ ਕਥਿਤ ਆਧੁਨਿਕਤਾ ਦੇ ਦਾਅਵੋਦਾਰਾਂ ਨੇ ਪਿਛਲੇ ਵਰ੍ਹਿਆਂ ਵਿਚ 
ਜਦੋ ਸੈਗਠਨਾਤਮਕ ਪੱਧਰ ਉਤੇ ਨਵੇ' ਸਾਹਿੱਤਕ ਮਾਪਦੌਡ ਲਾਗੂ ਕਰਨ ਦਾ ਪ੍ਰਯਾਸ ਕੀਤਾ ਤਾਂ 
ਉਹਨਾਂ ਨੇ ਇਹ ਘੋਸ਼ਨਾ ਵੀ ਕੀਤੀ ਕਿ ਸਾਡਾ ਹੁਣ ਤਕ ਦਾਂ ਸਾਹਿਤ ਪਿੰਡ ਤਕ ਸੀਮਿਤ ਹੈ, ਇਸ 
ਵਿਚ ਨਗਰ ਚੇਤਨਾ ਨਹੀਂ', ਤੇ ਇਸ ਪ੍ਰਕਾਰ ਇਹ ਪਛੜਿਆ ਹੋਇਆ ਹੈ । ਇਸ ਲਈ ਉਹਨਾਂ 
ਆਖਿਆ ਕਿ ਪ੍ਰਯੋਗਸ਼ੀਲ ਜਾਂ ਆਧੁਨਿਕਤਾਵਾਦੀ ਸਾਹਿਤ ਵਿਚ ਗ੍ਰਾਮੀਣ ਭਾਵਨਾ ਦੀ ਥਾਂ ਨਗਰ 
ਚੇਤੈਨਤਾ ਸਥਾਪਿਤ ਕਰਨੀ ਆਵੱਸ਼ਕ ਹੈ । ਪਰ ਪ੍ਰਯੋਗਵਾਦ ਦੇ ਪ੍ਰਵੱਕਤਾ ਇਹ ਕ੍ਰਝ ਸਥਿਤੀ ਦੇ 
ਵਾਸਤਵਿਕ ਵਿਸ਼ਲੇਸ਼ਨ ਉਪਰੈਤ ਨਹੀ ਸਨ ਕਹਿ ਰਹੇ । ਸਗੋਂ ਇਹ ਕ੍ਰਝ ਪਛਮੀ ਸਾਹਿਤ ਦ਼ 
ਅਨੁਕਰਣ ਦੀ ਇੱਛਾ ਦਾ ਪਰਤਉ ਮਾਤਰ ਸੀ। ਐਪਰ ਇਹ ਇਕ ਹਕੀਕਤ ਹੈ ਕਿ ਕਿਸੇ ਪ੍ਰਦੇਸ਼ 
ਜਾਂ ਜਾਤੀ ਦਾ ਸਾਹਿਤ ਪ੍ਰਾਪਤ ਆਰਥਿਕ, ਸਮਾਜਕ ਸਭਿਆਚਾਰਕ ਸਮਾਚਾਰਾਂ ਤੇ ਬਾਹਰ ਨਹੀ 
ਸਿਰਜਿਆ ਜਾ ਸਕਦਾ । ਜਿਥੋਂ ਤਕ ਪੰਜਾਬੀ ਜੀਵਨ ਦਾ ਸੰਬੰਧ ਹੈ, ਨਿਸ਼ਚੈ ਹੀ ਇਹ ਭ੍ਰਪਵਾਦੀ 


ਰਿਸ਼ਤਿਆਂ ਤੋਂ ਪੂਜੀਵਾਦੀ ਰਿਸ਼ਤਿਆਂ ਵਲ ਵਧ ਰਿਹਾ ਹੈ । ਪਿਛਲੇ ਵਰ੍ਹਿਆਂ ਵਿਚ ਕੁਝ ਉਦਯੋਗਕ - 


ਵਿਕਾਸ ਵੀ ਹੋਇਆ ਹੈ । ਇਸ ਕਾਰਣ ਕੁਝ ਨਗਰ ਹੋਂਦ ਵਿਚ ਆ ਰਹੇ ਹਨ । ਵਿਦਿਆ ਦੇ 
ਪਸਾਰ ਨਾਲ ਮਧ ਵਰਗ ਦੀ_ਸੌਖਿਆ ਵਿਚ ਵੀ ਚੌਖਾ ਵਾਧਾ ਹੋਇਆ ਹੈ । ਤਦ ਵੀ ਅਜੇ ਪੰਜਾਬੀ 
ਜੀਵਨ ਗ੍ਰਾਮੀਣ ਜਾਂ ਅਰਧ ਗ੍ਰਾਮੀਣ ਹੀ ਹੈ । ਇਸ ਲਈ ਮਹਾਂ ਨਗ-1 ਜੀਵਨ ਦੀ _ਉਹ ਜਟਿਲਤਾ 


56 ਸਿਰਜਣਾ 


ਭਾ 


ਦੇ 


ਜੋ ਵਿਕਸਿਤ ਪੂੰਜੀਵਾਦੀ ਦੋਸ਼ਾਂ ਦਾ ਲੱਛਣ ਹੈ, ਸਾਡੇ ਸਮਾਜ ਵਿਚ ਵੇਖਣ ਵਿਚ ਨਹੀ ਆਉੱ'ਦੀ। 
ਬੰਬਈ, ਕਲਕੱਤਾ, ਮਦਰ'ਸ ਵਰਗੇ ਸਾਡੋਂ ਦੇੜ ਦੇ ਮਹਾਂ ਨਗਰ ਵੀ ਅਜੋ ਪਛਮੀ ਦੇਸਾਂ ਵਿਚਲੇਂ 
ਮਹਾਂ ਨਗਰ ਦੇ ਤੁਲ ਨਹੀਂ, ਪੰਜਾਬ ਦੇ ਕਸਬਿਆਂ ਵਰਗੇ ਸ਼ਹਿਰਾਂ ਦੀ ਤਾਂ ਅਜੇ ਗੱਲ ਹੀ ਦੂਰ 
ਦੀ ਹੈ। ਇਸ ਲਈ ਇਹ ਕੌਈ ਅਚੰਭੇ ਵਾਲੀ ਗੱਲ ਨਹੀ ਕਿ ਪ੍ਰਯੋਗਵਾਦ ਜਾਂ ਤਥਾ ਕਥਿਤ 


._ ਆਧੁਨਿਕਤਾ ਦੇ ਸਮਰਥਕ ਨਗਰ ਚੇਤੰਨਤਾ ਸਥਾਪਿਤ ਕਰਨ _ਦੇ ਆਪਣੇ ਐਲਾਨੇ ਉਦੇਸ਼ 


ਦੇ ਬਾਵਜੂਦ ਕੋਈ ਮਹੱਤਵਪੂਰਣ ਪ੍ਰਾਪਤੀ ਨਹੀ" ਕਰ ਸਕੇ । ਸੁਰਜੀਤ ਸਿੰਘ ਸੇਠੀ ਦੇ ਨਾਵਲ 
ਆਬਰਾ ਕਦਾਬਰਾ ਵਿਚ ਪ੍ਰਸਤੁਤ ਪਾਤਰ ਤੋ ਸਥਿਤੀਆਂ ਸਾਡੇ ਸਮਾਜ ਵਿਚ ਪ੍ਰਾਪਤ ਨਹੀਂ । 
ਇਸ ਲਈ ਆਪਣੀ ਸਾਰੀ ਨਾਟਕੀਅਤਾ ਤੇ ਚੁਸਤ ਵਿਵਰਣ ਦੇ ਬਾਵਜੂਦ ਉਹ ਇਕ ਨਕਲ 
ਜੇਹੀ ਪ੍ਰਤੀਤ ਹੁੰਦਾ ਹੈ । ਇਹ ਗੱਲ ਨਹੀਂ ਕਿ ਅਜਿਹੀ ਸਥਿਤੀ ਜਾਂ ਅਜਿਹੇ ਪਾਤਰ ਸੰਭਵ ਹੀ 
ਨਹੀਂ । ਪਤਨਮੁਖ ਪੱਛਮੀ ਸੰਸਾਰ ਵਿਚ ਇਸ ਸਭ ਕੁਝ ਦੀ ਨਾਂ ਕੇਵਲ ਕਲਪਨਾ ਕੀਤੀ ਜਾਂ 
ਸਕਦੀ ਹੈ ਸਗੋਂ ਇਹ ਕੁਝ ਵਸਤ੍ਰਗਤ ਰੂਪ ਵਿਚ ਉਥੋਂ ਪ੍ਰਾਪਤ ਵੀ ਹੈ । ਪਰ ਅਜਿਹੀ ਸਥਿਤੀ ਤੇ 
ਅਜਿਹੇ ਪਾਤਰਾਂ ਦਾ ਸਫਲ ਚਿਤਰਨ ਵੀ ਸੰਬੰਧਿਤ ਭੂਗੌਲਿਗ ਖੇਤਰ ਵਿਚ ਹੀ ਸੰਭਵ ਹੈ । ਜਿਸ 
ਸਹਿਜ ਚਾਲ ਨਾਲ ਭੂਪਵਾਦੀ ਰਿਸ਼ਤੇ ਪੂੰਜੀਵਾਦੀ ਰਿਸ਼ਤਿਆਂ ਵਿਚ ਵਟ ਰਹੇ ਹਨ ਅਤੇ ਜਿੰਨਾ ਕੁ 
ਪਿੰਡ ਦੀ ਥਾਂ ਨਗਰ ਪ੍ਰਧਾਨ ਹੋ ਰਿਹਾ ਹੈ, ਉਸੇ ਹੀ ਅਨ੍ਪਾਤ ਨਾਲ ਇਸਦਾ ਸਾਹਿਤ ਵਿਚ 
ਪ੍ਰਗਟਾ ਹੋ ਸਕਦਾ ਹੈ, ਆਪ ਹੁਦਰੇ ਢੋਗ ਨਾਲ ਨਹੀ” । ਕਿਦੇੱਜੌ ਮਾਂਗਵੀ` ਸਥਿਤੀ ਨਾਲ ਕੋਈ 
ਚੰਗੀ ਸਾਹਿਤ ਰਚਨਾ ਸੰਭਵ ਨਹੀ, ਇਸ ਲਈ ਪੰਜਾਬੀ ਗਲਪ ਵਿਚ ਮਹਾਂ ਨਗਰ ਦੇ ਜੀਵਨ 
ਜਾਂ ਵਿਕਸਿਤ ਪੂੰਜੀਵਾਦੀ ਰਿਸ਼ਤਿਆਂ ਦੇ ਚਿੱਤਰ ਦਾ ਜੇ ਲਗਪਗ ਅਭਾਵ ਹੀ ਹੈ ਤਾਂ ਇਹ ਕੋਈ 
ਬਹੁਤੀ ਨਿਰਾਸਤਾ ਵਾਲੀ ਗੱਲ ਨਹੀਂ । 


ਪਰ ਸੁਖਬੀਰ ਦੇ ਸੰਬੰਧ ਵਿਚ ਇਹ ਗੱਲ ਲਾਗੂ ਨਹੀ' ਹੁੰਦੀ । ਇਕ ਲੰਮੇ" ਸਮੋ” 3' ਸਾਡੇ 
ਦੇਸ਼ ਦੇ ਸਭ ਤੋਂ ਵੱਡੇ ਮਹਾਂ ਨਗਰ ਬੈਬਈ ਵਿਕ ਰਹਿਣ ਕਾਰਨ ਉਸਨੂੰ ਮਹਾਂ ਨਗਰ ਦੇ ਜੀਵਨ ਦਾ 
ਡੂੰਘਾ ਅਨੁਭਵ ਹੈ ਤੇ ਇਸ ਅਨੁਭਵ ਨੂੰ ਉਹ ਸੜਕਾਂ ਤੇ ਕਮਰੇ ਵਿਚ ਕਲਾਤਮਕ ਰੂਪ ਪ੍ਰਦਾਨ ਕਰਦਾ 
ਹੈ । ਸੇਠੀ ਵੀ ਕੁਝ ਸਮਾਂ ਬੰਬਈ ਵਿਚ ਰਿਹਾ ਸੀ ਤੇ ਉਸਨੇ ਬੈਬਟੀ ਦੇ ਆਪਣੇ ਪ੍ਰਭਾਵਾਂ ਨੂੰ '-ਇਕ 
ਸ਼ਹਿਰ ਦੀ ਗੱਲ` ਵਿਚ ਅਭਿਵਿਅਕਤ ਕੀਤਾ ਸੀ । ਪਰ ਉਸਦੇ ਵਿਵਰਣ ਵਿਚ ਕੋਈ ਡੂੰਘਾਟੀ 
ਨਹੀਂ ਸੀ । ਇਸਦਾ ਕਾਰਣ ਸ਼ਾਇਦ ਇਹ ਹੋਵੇ ਕਿ ਉਹ ਨਾਵਲ ਲਿਖਣ ਸਮੇ` ਸੇਠੀ ਦੀ 
ਸਾਹਿੱਤਕ ਆਯੂ ਅਜੇ ਬਹੁਤ ਛ਼ੌਟੀ ਸੀ । ਦੂਜਾ ਕਾਰਣ ਸ਼ਾਇਦ ਇਹ ਹੋਵੇ ਕਿ ਥੋੜ੍ਹਾ ਸਮਾਂ ਉੱਥੇ 
ਰਹਿਣ ਕਾਰਨ ਉਹ ਉਸ ਡੂੰਘਾਈ ਨਾਲ ਬੈਬਈ ਨੂੰ ਨਹੀ ਸੀ ਜਾਣ ਸਕਦਾ । ਕੂੜ ਵੀ ਹੋਵੇ 
ਸੜਕਾਂ ਤੇ ਕਮਰੇ ਆਪਣੀ ਭਾਂਤ ਦਾ ਪਹਿਲਾ ਸਫਲ ਨਾਵਲ ਹੈ ਜਿਸ ਵਿਚ ਨਗਤ ਆਪਣੇ ਵਰਾਟ 
ਰੁਪ ਵਿਚ ਸਾਹਵੇ' ਆਉਦਾ ਹੈ । ਸ਼ਹਿਰ ਜੋ ਸੜਕਾਂ ਦਾ ਇਕ ਭੰਵਰ ਹੈ; ਜਿਥੇ ਸੜਕਾਂ ਦੀਆਂ 
ਸਲੀਕਾਂ ਹਨ ਪਰ ਕੋਈ ਪੜਾਅ ਜਾਂ ਮੌਜ਼ਿਲ ਨਹੀਂ; ਜਿਥੇ ਵੱਡੀਆਂ ਵੱਡੀਮਾਂ ਵਿਮਾਰਤਾਂ ਹਨ, 
ਕਮਰੇ ਹਨ ਪਰ ਘਰ ਨਹੀਂ; ਜਿਥੇ ਹਨੇਰੀਆਂ ਬਸਤੀਆਂ ਹਨ, ਘਟੀਆ ਕਮਰਿਆਂ ਦੀਆਂ ਚਾਲਾਂ 
ਹਨ ਤੇ ਵੱਡੇ ਵੱਡੇ ਹੋਟਲ ਵੀ ਹਨ ; ਜਿਥੇ ਸ਼ਰਾਬ ਹੈ, ਵਿਭਚਾਰ ਹੈ, ਭੁਖ ਹੈ, ਗ.ਬੀ ਹੈ; ਜਿਥੇ 
ਜ਼ਿੰਦਗੀ ਖਿੰਡਰ ਜਾਂਦੀ ਹੈ ਤੇ ਫੇਰ ਇਕੱਠੀ ਨਹੀਂ ਕੀਤੀ ਜਾ ਸਕਦੀ; ਜਿਸ ਵਿਚ ਇਕ ਵਾਹ ਆਕੇ 


ਸਿਰਜਣਾ 5 


ਮੁੜ ਉਸ ਵਿਚੋ ਨਿਕਲਣਾ ਕਠਿਨ ਹੈ । ਨਾਵਲ ਸ਼ਹਿਰ ਦੀ ਕਹਾਣੀ ਕਰਦਾ ਹੈ ਜਿਸਨੂੰ ਮੀਨਾ, 
ਪ੍ਰਦੀਪ, ਰਸ਼ੀਦ, ਯੂਸਫ, ਲੀਜ਼ਾ, ਨਿਰਗੁਣ, ਡੌਲੀ, ਮੇਨਡੋਨਸਾ, ਲੂਸੀ, ਰਾਹੀ, ਸ਼ਾਂਤੀ ਲਾਲ ਤੇ 
ਮਨੌਹਰ ਲਾਲ ਕਾਮਰੇਡ ਵਰਗੇ ਪਾਤਰ ਰਲਕੇ ਸੰਪੂਰਨ ਕਰਦੇ ਹਨ । ਇਹਨਾਂ ਪਾਤਰਾਂ ਨਾਲ 
ਵਾਪਰਦੀਆਂ ਘਟਨਾਵਾਂ ਵਾਸਤਵ ਵਿਚ ਸ਼ਹਿਰ ਦੇ ਇਕ ਇਕ ਪੱਖ ਨੂੰ ਵਾਰੋ ਵਾਰੀ ਸਾਹਮਣੇ 
ਲਿਆਉਂ ਦੀਆਂ ਹਨ । ਇਸ ਤਰ੍ਹਾਂ ਪੂੰ ਜੀਵਾਦੀ ਪ੍ਰਬੰਹ ਦਾ ਪਰਤਉ ਇਹ ਮਹਾਂ ਨਗਤ ਆਪਣੀ 
ਸਾਰੀ ਚਮਕ _ਦਮਕ ਅਤੇ ਆਪਣੇ ਸਾਰੇ ਕੋਹਜ ਸਹਿਤ ਸਾਹਵੇ' ਆਉ ਦਾ ਹੈ । 

ਸੀਨਾ ਫਿਲਮ ਅਭਿਨੇਤਰੀ ਬਣਨ ਦੇ ਯਤਨ ਵਿਚ ਸ਼ਹਿਰ ਵਿਚ ਏਨਾ ਭਟਕਦੀ ਹੈ ਕਿ 
ਅਰਧ ਵੇਸਵਾ ਹੌਕੇ ਰਹਿ ਜਾਂਦੀ ਹੈ । ਉਦਮੀ ਹੋਣ ਦੇ ਬਾਵਜੂਦ ਰਸ਼ੀਦ ਨੂੰ ਸ਼ਹਿਰ ਵਿਚ ਕਿਤੇ ਵੀ 
ਟਿਕਾਉ ਨਸੀਬ ਨਹੀਂ ਹੁੰਦਾ । ਆਪਣੇ ਨਿਰਛਲ ਤੇ ਉਦਾਰ ਸੁਭਾਉ ਕਾਰਣ ਉਹ 'ਸੱਸ” ਦੀ 
ਸਹਾਇਤਾ ਲਈ ਉਸਦੀ ਮੌਗ ਉਤੇ ਹਜ਼ਾਰ ਰੁਪਈਆ ਦਿੰਦਾ ਹੈ ਪਰ ਬੀਵੀ ਵਜੋ ਸਲਮਾ ਨਾਲ 
ਪਹਿਲੀ ਰਾਤ ਗੁਜ਼ਾਰਨ ਉਪਰੇਤ ਜਾਣ ਜਾਂਦਾ ਹੈ ਕਿ 'ਸੱਸ` ਦੀ ਏਸ ਵਿਚਾਰੀ 'ਧੀ` ਦਾ ਤਾਂ ਇਕ 
ਰਾਤ ਦਾ ਮੁੱਲ ਕੇਵਲ ਪੌਜ ਰੁਪਏ ਹੈ । ਪ੍ਰਦੀਪ ਵਰਗੇ ਪ੍ਰਤਿਭਾਵਾਨ ਲੇਖਕ ਨੂੰ ਆਪਣੇ ਗੁਜ਼ਰਾਨ 
ਲਈ ਸਿਰਜਣਾਤਮਕ ਰਚਨਾ ਛੱਡਕੇ ਕਮਰਸ਼ੀਅਲ ਲੇਖਣ ਤਾਂ ਕਰਨਾ ਪੈਦਾ ਹੀ ਹੈ, ਉਸਨੂੰ ਮੋਟੀ 
ਤੇ ਭੱਦੀ ਅੱਧਖੜ ਸਿੰਧਣ ਦੀ ਸਰੀਰਕ ਅੱਗ ਵਿਚ ਵੀ ਮੁੜ ਮੁੜ ਸੜਨਾ ਪੈਦਾ ਹੈ ਕਿਉਕਿ ਚੰਗੀ 
ਤਕੜੀ ਪਗੜੀ ਦੇਕੇ ਕੋਈ ਹੋਰ ਕਮਰਾ ਕਰਾਏ ਉਤੇ ਲੈ ਸਕਣ ਦੀ ਉਸ ਵਿਚ ਸ-ਰੱਥਾ ਨਹੀ' । 
ਮੈਨਡੌਨਸਾ ਵਰਗੀ ਸਾਵੀ" ਤੁਲਵੀ' ਸ਼ਖਸੀਅਤ ਵਾਲੀ ਕੁੜੀ ਉਸਨੂੰ ਬਹੁਤ ਚਿਰ ਪਿਛੋ' ਮਿਲਦੀ 
ਹੈ ਜੋ ਉਸਦੀ ਭਟਕਣ ਨੂੰ ਦੂਰ ਕਰ ਸਕੇ ਤੇ ਖੱਪਾ ਪੂਰ ਸਕੇ । ਯੂਸਫ ਆਪਣੇ ਬ੍ਰਢੇ ਬਾਪ ਦੀ 
ਡੰਗੋਰੀ ਦਾ ਸਹਾਰਾ ਬਣਨ ਵਾਸਤੇ ਕਮਾਈ ਕਰਨ ਲਈ ਪਿੰਡੋਂ ਸ਼ਹਿਰ ਆਇਆ ਸੀ, ਪਰ ਉਸਦੀ 
ਮੰਦਹਾਲੀ ਏਥੋ' ਤਕ ਵਧੀ ਹੋਈ ਹੈ ਕਿ ਉਹ ਸ਼ਹਿਰ ਵਿਚੋਂ ਪਿੰਡ ਵਾਪਸ ਜਾਣ ਲਈ ਕਰਾਇਆ 
ਵੀ ਜਮ੍ਹਾਂ ਨਹੀ _ਕਰ ਸਕਦਾ । ਉਹ ਪ੍ਰਤਿਭਾਵਾਨ ਕਲਾਕਾਰ ਹੈ ਪਰ ਉਸਦੀ ਰਚਨਾ- 
ਤਮਕਤਾ ਪ੍ਰੰਡਿਊਸਰ ਨੂੰ ਰਾਸ ਨਹੀਂ ਆਉਦੀ ਤੇ ਉਸਨੂੰ ਨਾਟਕ ਦੇ ਨਿਰਦੇਸ਼ਣ ਤੋ 
ਅਭਿਨੰ ਤੱ ਛੁੱਟੀ ਹੋ ਜਾਂਦੀ ਹੈ । ਬੇਕਾਰੀ ਵਿਚ ਭਟਕਦੇ ਨੂੰ ਉਸਨੂੰ ਐਡਵਰਟਾਈਜ਼ਿੰਗ ਵਾਲੀਆਂ 
ਫਿਲਮਾਂ ਵਿਚ ਟੁਥ ਪੇਸਟ ਤੇ ਪਾਉਡਰਾਂ ਦੇ ਖਰੀਦਾਰ ਬਣਾਉਣ ਲਈ ਕੈਮਰੇ ਅੱਗੇ ਆਉਣਾ ਪੈਦਾ 
ਹੈ । ਫਿਲਮਾਂ ਵਿਚ ਜੋ ਉਸਨੂੰ ਦਾਖਲਾ ਮਿਲਦਾ ਹੈ ਤਾਂ ਉਹ ਵੀ ਮੰਗਤੇ ਦੇ ਰੋਲ ਵਿਚ । ਮਾਹਗੀਰਾਂ 
ਦੀ ਗੈਦੀ ਬਸਤੀ ਵਿਚ ਰਹਿੰਦੀ ਲੀਜ਼ਾ ਸ਼ਤਾਬਬੰਦੀ ਵਾਲੇ ਟਿਸ ਸ਼ਹਿਰ ਵਿਚ ਸ਼ਤਾਬ ਵੇਚਕੇ 
ਆਪਣਾ ਗੁਜ਼ਾਰਾ ਤਰਦੀ ਹੈ । ਜੇ ਉਹ ਤੰਗੀ ਦੀ ਹਾਲਤ ਵਿਚ ਇਹ ਧੰਦਾ ਚਲਦਾ ਰੱਖਣ ਲਈ 
ਪੁਲਸ ਨੂੰ ਨਿਸ਼ਚਿਤ ਚੰਦਾ ਨਹੀਂ ਤਾਰਦੀ ਤਾਂ ਉਸਨੂੰ ਜਿਹਲ ਦੀ ਹਵਾ ਖਾਣੀ ਪੈਦੀ ਹੈ । ਨਿਰਗੁਣ 
ਵਰਗੇ ਸੰਗੀਤ ਪ੍ਰਮੀ ਦੀ ਬਿਰਹਾਂ ਦੀ ਰਾਤ ਹੋਟਲ ਵਿਚ ਗਾਉਣ ਵਾਲੀ ਐਗਰੇਜ਼ ਕੁੜੀ ਡੌਲੀ 
ਨਾਲ ਮਿਲਾਪ ਉਪਰੰਤ ਮੁਕਣ ਤੇ ਆਏ ਵੀ ਮੁੱਕ ਨਹੀਂ ਸਕੀ ਕਿਉਕਿ ਡੌਲੀ ਨੂੰ ਆਪਣੇ ਦੇਸ਼ 
ਪਰਤਣੋ' ਰੁਕ ਜਾਣ ਲਈ ਆਖ ਸਕਣ ਵਾਸਤੇ ਉਸ ਕੋਲ ਸਾਹਸ ਨਹੀ` । ਉਹ ਤਾਂ ਆਪ ਆਪਣੇ 
ਭਰਾ ਦੀ ਸਹਾਇਤਾ ਨਾਲ ਨਿਰਬਾਹ ਕਰ ਰਿਹਾ ਹੈ, ਡੌਲੀ ਨੂੰ ਨਾਲ ਜੌੜਕੇ ਉਹ ਖਰਚ ਕਿਥੋਂ 
ਚਲਾਏਂਗਾ । ਰਾਹੀ ਗਲਤ ਰਾਹਾਂ ਵਿਚ ਏਨਾ ਫਸਿਆ ਹੈ ਕਿ ਉਹ ਆਪਣਾ ਆਪ 
ਹੀ ਤਬਾਹ ਨਹੀ ਕਰਦਾ, _ਕਈ ਹੋਰਨਾਂ ਦੇ ਜੀਵਨ ਵੀ ਬਰਬਾਦ ਕਰਦਾ ਹੈ । ਔਰਤ 


58 ਸਿਰਜਣਾ 


#ੱ੧ 


9੫ 


ਦਾ ਜੁਗਟਾਫੀਆ ਮਾਪਣ ਦਾ ਇੱਛਕ ਇਹ ਆਦਰਸ਼ਹੀਣ ਵਿਅਕਤੀ ਲ੍ਰਸੀ ਵਰਗੀ ਕਲੀ 
ਨੂੰ ਪੁੰਗਰਨ ਤੋ ਪਟਿਲਾਂ ਹੀ _ਮਧੌਲ ਸੁਟਦਾ ਹੈ ਅਤੇ ਅਖੀਰ ਵਿਚ ਸ਼ਰਾਬ ਤੇ ਔਰਤ 
ਵਿਚ ਗਲਤਾਨ ਪਾਗਲਪਨ ਦੀ ਅਵਸਥਾ ਨੂੰ ਪੁਜਦਾ ਪ੍ਰਤੀਤ ਹੁਂਦਾ ਹੈ । ਸ਼ਾਂਤੀ ਲਾਲ ਨੇ ਬਚਪਨ 
ਵਿਚ ਔਤਾਂ ਦੀ ਭੁਖ ਦੇਖੀ ਹੈ ਤੇ ਹੁਣ ਜਦੋ ਉਹ ਧਨਵਾਨ ਬਣਿਆ ਹੈ ਤਾਂ ਕਿਉ” ਨਾ ਉਹ ਸਾਰੀ 
ਅਯਾਸ਼ੀ ਕਰੇ ਜਿਸਤੋ'` ਉਹ ਪਹਿਲਾਂ ਵੰਚਿਤ ਰਿਹਾ ਸੀ ! ਇਹਨਾਂ ਸਭਨਾਂ ਦੇ ਟਾਕਰੇ ਮਨੋਹਰ 
ਕਾਮਰੇਡ ਤੇ ਉਮਾ ਜੋਸ਼ੀ ਵਰਗੇ ਵਿਅਕਤੀ ਹੀ ਅਜਿਹੇ ਪਾਤਰ ਹਨ ਜੋ ਮਜ਼ਦੂਰ ਜਮਾਤ ਦੀ 
ਖਾਤਰ ਸੰਘਟਸ਼ ਕਟਦਿਆਂ ਫੱਟੜ ਹੁੰਦੇ ਤੇ ਜਿਹਲੀ' ਜਾਂਦੇ ਹੋਏ ਸੰਤੁਲਨ ਗੁਆ ਚੁੱਕੇ ਇਸ ਨਗਰ 
ਵਿਚ ਸੈਤੁਲਤ ਜੀਵਨ ਦੀ ਝਲਕ ਦਿੰਦੇ ਹਨ । 

ਜੇ ਨਾਵਲ ਪੂੰਜੀਵਾਦੀ ਯੁਗ ਦਾ ਮਹਾਂਕਾਵਿ ਹੈ ਤਾਂ ਸੜਕਾਂ ਤੇ ਕਮਰੇ ਵੀ ਮਹਾਂਕਾਵਿ ਦੇ 
ਲਾਗੇ ਚਾਗੇ ਦੀ ਰਚਨਾ ਜਾਪਦਾ ਹੈ । ਮਹਾਂਕਾਵਿ ਵਿਚ ਵਿਸ਼ਾਲ ਜੀਵਨ _ਉਸਦੇ ਸਰਬ ਪੱਖੀ 
ਰੂਪ ਵਿਚ ਸਮੋਇਆ ਹੁੰਦਾ ਹੈ ਤੇ ਸੁਖਬੀਰ ਦਾ ਇਹ ਨਾਵਲ ਮਹਾਂ ਨਗਰ ਦੇ ਜੀਵਨ ਦੇ 
ਸਭਨਾਂ ਪੱਖਾਂ ਨੂੰ ਆਪਣੇ ਕਲਾਵੇ ਵਿਚ ਲੈੱ'ਦਾ ਹੈ । ਨਗਰ ਵਿਚ ਮੌਜੂਦ ਅਥਾਹ ਧਨ, ਭੁੱਖ ਤੇ 
ਬੇਕਾਰੀ, ਵਡੇਰੀ ਪੱਧਰ ਦੇ ਕਾਰੋਬਾਰ, ਗੈਰ ਕਾਨੂੰਨੀ ਧੰਦੇ, ਸਭਿਆਚਾਰਕ ਕੇਦਰ, ਵਿਭਚਾਰ ਦੇ 
ਅੱਡੇ, ਕਿਰਤੀ ਸੰਘ੦ਸ਼--ਸਭ ਕੁਝ ਇਸ ਨਾਵਲ ਵਿਚੋਂ” ਰੂਪਮਾਨ ਹੁੰਦਾ ਹੈ । ਇਕ ਹੱਦ ਤਕ ਇਸ 
ਵਿਚੋ ਵਿਸ਼ਵਕੌਸ਼ੀ ਝਲਕ ਮਿਲਦੀ ਹੈ । ਪੁਸਤਕਾਂ, ਫਿਲਮਾਂ, ਚਿੱਤਰਾਂ, ਕਲਾ ਕਿਰਤਾਂ, ਸਹਿਤ- 
ਕਾਰਾਂ, ਸੰਗੀਤਕਾਰਾਂ, ਅਦਾਕਾਰਾਂ, ਚਿੱਤਰਕਾਰਾਂ, ਅੱਜ ਦੇ ਯੁੱਗ ਦੀਆਂ ਮਹੱਤਵਪ੍ਰਰਣ ਸ਼ਖਸੀਅਤਾਂ 
ਅਤੇ ਉਨਾਂ ਦੀਆਂ ਪ੍ਰਾਪਤੀਆਂ ਦਾ ਭਰਪੂਰ ਬਿਉਰਾ ਇਸ ਵਿਚੋਂ” ਮਿਲਦਾ ਹੈ ਜੋ ਇਸਨੂੰ ਵਿਸ਼ਵ- 
ਕੋਸ਼ੀ ਚਰਿੱਤਰ ਪ੍ਰਦਾਨ ਕਰਦਾ ਹੈ । ਇਹ ਵਿਸ਼ਵ ਕੌਸ਼ੀ ਵਿਸਤਾਰ ਕਿਤੇ ਕਿਤੇ ਅਪ੍ਰਸੈਗਕ ਪ੍ਰਤੀਤ 
ਹੁੰਦਾ ਹੈ ਪਰ ਸੜਕਾਂ ਤੇ ਕਮਰੇ ਵਰਗੀ ਵਡੇਰੀ ਰਚਨਾ ਵਿਚ ਇਹ ਕੋਈ ਬਹੁਤ ਵੱਡਾ ਦੌਸ਼ ਨਹੀ” । 

ਸੁਖਬੀਰ ਦਾ ਨਵਾਂ ਨਾਵਲ ਗਰਦਸ਼ ਸ਼ਾਇਦ ਸੜਕਾਂ ਤੇ ਕਮਰੇ ਤੋ ਪਹਿਲਾਂ ਦੀ ਰਚਨਾ ਹੈ । 
ਸੜਕਾਂ ਤੇ ਕਮਰੇ ਦੀ ਰਚਨਾ ਤੋ ਪਹਿਲਾਂ ਇਸ ਨਾਵਲ ਦਾ ਲਿਖਿਆ ਜਾਣਾ ਇਕ ਵਡੇਰੇ 
ਪ੍ਰਾਜੈਕਟ ਨੂੰ ਹੱਥ ਪਾਉਣ ਤੌਂ ਪਹਿਲਾਂ ਦਾ ਇਕ ਅਭਿਆਸ ਮਾਤਰ ਹੋ ਸਕਦਾ ਹੈ । ਪਰ ਜੇ ਇਹ 
ਉਸਤੇ ਮਗਰੋ ਦੀ ਰਚਨਾ ਹੈ ਤਾਂ ਇਹ ਸੜਕਾਂ ਤੇ ਕਮਰੇ ਦੇ ਟਾਕਰੇ ਲਘੂ ਰਚਨਾ ਹੈ--ਆਕਾਰ 
ਵਿਚ ਵੀ ਤੇ ਮਹੱਤਵ ਵਿਚ ਵੀ । ਇਸ ਦੇ ਪਾਤਰਾਂ ਕੰਵਲ, ਗ੍ਰਲਸ਼ਨ ਤੇ ਸੁਧੀਰ ਦੀ ਨੁਹਾਰ ਸੜਕਾਂ 
ਤੇ ਕਮਰੇ ਦੇ ਫਸ਼ੀਦ, ਪ੍ਰਦੀਪ ਤੇ ਰਾਹੀ ਵਿਚੋਂ ਸਹਿਜੇ ਹੀ ਪਛਾਣੀ ਜਾ ਸਕਦੀ ਹੈ ਅਤੇ ਇਸਦਾ 
ਕਥਾਨਕ ਸੜਕਾਂ ਤੇ ਕਮਰੇ ਦੇ ਵਿਸ਼ਾਲ ਕਥਾਨਕ ਦਾ ਇਕ ਉਪਐਸ਼ ਪ੍ਰਤੀਤ ਹੁੰਦਾ ਹੈ । 

ਇਸਦੇ ਨਾਇਕ ਕੰਵਲ ਦੀ ਜਿੰਦਗੀ ਇਕ ਬੱਝਵੀ' ਇਕਾਈ ਨਹੀ” । ਉਸਦੇ ਮਨ ਵਿਚ 
ਵੀਰਾਨੀ ਹੈ । ਸੜਕਾਂ, ਹੌਟਲਾਂ, ਕਾਫੀ ਹਾਉਸਾਂ ਤੇ ਸਿਨਮਿਆਂ ਵਿਚ ਖਿੰਡਰੇ ਹੋਏ ਸ਼ਹਿਰ ਵਿਚ 
ਉਹ ਭਟਕ ਰਿਹਾ ਹੈ ਤੇ ਉਸਨੂੰ ਜਾਪਦਾ ਹੈ ਜਿਵੇਂ ਉਹ ਸਾਹੀ ਉਮਰ ਇਸ ਸ਼ਹਿਰ ਵਿਚ ਭਟਕਦਾ 
ਰਹੋਗਾ । ਭਟਕਣ ਦੀ ਸਥਿਤੀ ਵਿਚ ਉਸਨੇ ਕਈ ਕੰਮ ਛੱਡੇ ਤੇ ਕਈ ਆਰੰਭੇ ਹਨ । ਸਮਸਿਆ 
ਉਸਦੀ ਕੇਵਲ ਏਨੀ ਹੈ ਕਿ ਉਸਦੀ ਜ਼ਿੰਦਗੀ ਵਿਚ ਕਦੇ ਸੀਮਾ ਆਈ ਸੀ ਜੌ ਹਮੇਸ਼ਾ ਲਤੀ ਨਾ 
ਉਸਦੀ ਬਣ ਸਕਦੀ ਸੀ ਤੋ ਨਾ ਹੀ ਬਣ ਸਕੀ । ਆਪਣੇ ਮੱਧ ਵਰਗੀ ਚਰਿੱਤਰ ਅਨੁਸਾਰ ਉਹ 
ਖੋ ਚੁਕੀ ਸੀਮਾ ਨੂੰ ਪਾਉਣ ਦੀ ਤਾਂਘ ਤਾਂ ਰੱਖਦਾ ਹੈ ਪਰ ਕਰ ਕੁਝ ਨਹੀਂ ਸਕਦਾ । ਇਸ ਸਥਿਤੀ 


ਸਿਰਜਣਾ 59 


ਵਿਚ ਉਹ ਆਪ ਤਾਂ ਸੰਤਾਪ ਭੋਗਦਾ ਹੀ ਹੈ, ਅਪਣੇ ਘਰ ਨੂੰ ਵੀ, ਜਿਕੇ ਪਤਨੀ ਹੈ ਤੇ ਬੱਰੇ ਹਨ, 
_ਆਪਣੇ ਸੋਕ ਨਾਲ ਭੁੰਨਦਾ ਹੈ । ਆਪਣੇ ਇਕ ਸਾਹਿਤਕਾਰ ਦੋਸਤ ਸੁਧੀਰ ਦੀ_ਸੁਖਾਵੀ' ਪੁੱਧਤੀ 
ਪਰਿਵਾਰਕ ਜ਼ਿੰਦਗੀ ਵੇਖਕੇ ਉਸਨੂੰ ਆਪਣੀ ਭਟਕਣ ਤੋ ਛੁਟਕਾਰਾ ਪਾਉਣ ਦੀ ਪ੍ਰ ਰਣਾ ਤਾਂ 
ਮਿਲਦੀ ਹੈ, ਪਰ ਉਹ ਉਸ ਰਾਹ ਉਤੇ ਤੁਰਦਾ ਨਹੀਂ । ਆਖਰ ਸੀਮਾ ਦੇ ਪਤੀ ਸਤਪਾਲ ਨਾਲ 
ਸਾਂਝ ਪਾਕੇ ਸੀਮਾ ਦੇ ਨੇੜੇ ਹੋਣ ਦੀ ਨਿਰਰਥਕਤਾ ਦਾ ਜਦੋ ਉਸਨੂੰ ਅਹਿਸਾਸ ਹੁੰਦਾ ਹੈ ਤਾਂ 
ਆਪਣੀ ਗਰਦਸ਼ `ਚ ਨਿਕਲਣ ਦਾ ਰਾਹ ਵੀ ਉਸਨੂੰ ਮਿਲ ਜਾਂਦਾ ਹੈ । 
ਰ੍ ਗਤਦਸ਼ ਜੇ ਸੜਕਾਂ ਤੇ ਕਮਰੇ ਦੇ ਟਾਕਰੇ ਉਤੇ ਲਘੂ ਰਚਨਾ ਹੈ ਤਾਂ ਇਹ ਵੀ ਸੱਚ ਹੈ ਕਿ 
ਕਈ ਹਾਲਤਾਂ ਵਿਚ ਇਸ ਨਾਵਲ ਵਿਚਲਾ ਸੰਜਮ ਸੜਕਾਂ ਤੇ ਕਮਰੇ ਦੇ ਵਿਸਤਾਰ ਦੇ ਟਾਕਰੇ 
ਵਧੇਰੇ ਪ੍ਰਭਾਵਕਾਰੀ ਜਾਪਦਾ ਹੈ । ਇਹ ਨਾਵਲ ਇਕ ਤਰ੍ਹਾਂ ਦੀ ਸਵੈ ਜੀਵਨਕ ਰਚਨਾ ਪ੍ਰਤੀਤ ਹੁੰਦੀ 
ਹੈ । ਨਾ ਕੇਵਲ ਸੁਧੀਰ ਵਿਚੋਂ, ਜੋ ਸੁਖਾਵੀ'` ਜਿੰਦਗੀ ਜਿਉ'ਦਾ ਹੋਇਆ ਵੀਰਾਨੀ ਤੇ ਹਨੌਰੇ ਦੀਆਂ 
ਕਵਿਤਾਵਾਂ ਲਿਖਦਾ ਹੈ, ਸੁਖਬੀਰ ਨੂੰ ਵੇਖਿਆ ਜ! ਸਕਦਾ ਹੈ ਸਗੋਂ ਭਟਕਿਆ ਹੋਇਆ ਕੰਵਲ ਵੀ 
ਇਕ ਹੱਦ ਤਕ ਸੁਖਬੀਰ ਦੇ ਸਵੈ ਦੇ ਇਕ ਪੱਖ ਦੀ ਝਲਕ ਦਿੰਦਾ ਹੈ । ਸ਼ਾਇਦ ਏਹੀ ਕਾਰਣ ਹੈ _ 
ਕਿ ਇਸ ਨਾਵਲ ਦੇ ਪਾਤਰਾਂ ਦੇ ਮਨ ਐਦਰ ਸੁਖਬੀਰ ਨੇ ਵਧੇਰੇ ਡੂੰਘੀ ਝਾਤ ਪੁਆਈ ਹੈ ਤੇ ਏਹੀ 
ਇਸ ਨਾਵਲ ਦੀ ਵਿਸ਼ੇਸ਼ਤਾ ਹੈ । 
ਇਕ ਗਲਪਕਾਰ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਸਿਰਜਕ ਹੋਣ ਦੇ ਨਾਲ ਨਾਲ ਚਿੰਤਕ 
ਵੀ ਹੋਵੇਂ । ਸੁਖਬੀਰ ਯਕੀਨਨ ਅਜਿਹਾ ਸਿਰਜਕ-ਚਿੰਤਕ ਹੈ । ਪਰ ਉਸਦੇ ਚਿੰਤਨ ਤੇ ਉਸਦੀ 
ਰਚਨਾ ਵਿਚ ਕਈ ਵਾਰ ਇਕ ਅਣੋਖਾ ਜਿਹਾ ਦਵੰਦ ਵੇਖਣ ਵਿਚ ਆਉਂਦਾ ਹੈ । ਚਿੰਤਨ ਦੀ 
ਪੱਧਰ ਉਤੇ ਉਹ ਮਾਰਕਸਵਾਦੀ ਵਿਚਾਰਾਂ ਨੂੰ ਪਰਨਾਇਆ ਹੋਇਆ ਹੈ । ਰਚਨਾ ਦੀ ਪੱਧਰ ਉਤੇ 
ਉਸਨੂੰ ਤਥਾ ਕਥਿਤ ਆਧੁਨਿਕਤਾ ਦੇ ਹੱਲੇ ਦਾ ਸਾਹਮਣਾ ਕਰਨਾ ਪੈਦਾ ਹੈ । ਇਸ ਦਵੰਦ ਵਿਚ 
ਉਹ ਕਿਤੇ ਕਿਤੇ ਡੌਲਦਾ ਪ੍ਰਤੀਤ ਹੁੰਦਾ ਹੈ ਪਰ ਬਹੁਤ ਵਾਰ ਉਹ ਇਸਦਾ ਕਲਾਤਮਕ ਸੰਸ਼ਲੋਸ਼ਨ ਕਰਨ 
`ਦੇ ਸਮਰੱਥ ਹੁੰਦਾ ਹੈ । ਸੁਖਬੀਰ ਦੇ ਨਾਵਲਾਂ ਦੇ ਪਾਤਰਾਂ ਦੀ ਭਟਕਣ, ਗਰਦਸ਼ ਤੇ ਖਿੰਡਰੀ ਇਕਾਈ 
ਸਾਮਿਅਕ ਸਮਾਜ ਵਿਚ ਮਧ ਵਰਗ ਦੀ ਸਥਿਤੀ ਦਾ ਹੀ ਪਰਤਉ ਹੈ । ਜੋ ਉਸਦੇ ਪਾਤਰ ਇਸ 
ਭਟਕਣ ਤੋ ਮੁਕਤ ਨਹੀ” ਹੋ ਸਕਦੇ ਤਾਂ ਇਸਦਾ ਕਾਰਣ ਇਹ ਹੈ ਕਿ ਉਹ ਆਪਣੀ ਵਰਗ ਸੀਮਾ 
ਚੋਂ ਨਿਕਲਕੇ ਵਿਸ਼ਾਲਤਰ ਖੇਤਰ ਵਿਚ ਜਰਝਣ ਦਾ ਸਾਹਸ ਨਹੀ ਕਰਦੇ । ਉਹ ਆਪਣੇ ਅਨੁਭਵ 
ਨਾਲ ਸੁਭਾਵਕ ਰੂਪ ।ਵਚ ਉਸ ਪਾਸੇ ਮੁੜਨ ਤਾਂ ਮੁੜਨ ਪਰ ਸੁਖਬੀਰ ਕਿਸੇ ਐਤਰਮੁਖੀ ਧਾਰਨਾ 
ਨਾਲ ਉਹਨਾਂ ਨੂੰ ਉਸ ਪਾਸੇ ਲਿਜਾਣ ਦਾ ਯਤਨ ਨਹੀ ਕਰਦਾ । 
ਵਿਭਿੰਨ ਭਾਸ਼ਾਵਾਂ ਦੀਆਂ ਚੰਗੀਆਂ ਪ੍ਰਵਾਨ ਕੀਤੀਆਂ ਜਾਂਦੀਆਂ ਰਚਨਾਵਾਂ ਨੂੰ ਪੜ੍ਹਨ 
ਉਪਰੰਤ ਵੀ ਬਹੁਤ ਵਾਰ ਸੰਤੁਸ਼ਟਤਾ ਨਹੀਂ” ਹੁੰਦੀ । ਇਕ ਖੁਤਖੁਤੀ ਜੇਹੀ ਮਹਿਸੂਸ ਹੁੰਦੀ ਹੈ । 
ਜਾਪਦਾ ਹੈ ਲੇਖਕ ਨੇ ਉਹ ਸਾਰਾ ਕੁਝ ਨਹੀ ਦਿੱਤਾ ਜਿਸ ਦੀ ਉਸਤੋ` ਉਮੀਦ ਕੀਤੀ ਗਈ ਸੀ । 
ਇਹ ਅਸੰਤੁਸ਼ਟਤਾ ਤੇ ਇਹ ਖੁਤਖੁਤੀ ਚੰਗੇ ਲੇਖਕ ਤੇ ਚੰਗੀ ਰਚਨਾ ਦੇ ਸੰਬੈਧ ਵਿਚ ਹੀ ਮਹਿਸੂਸ 
ਹੁੰਦੀ ਹੈ ਕਿਉਂਕਿ ਨਿਮਨ ਪੱਧਰ ਦਾ ਲੇਖਕ ਜਾਂ ਨਿਮਨ ਪੱਧਰ ਦੀ ਰਚਨਾ ਤਾਂ ਕੋਈ ਆਸ ਜਗਾਉਣ 
ਦੇ ਸਮਰੱਥ ਹੀ ਨਹੀਂ' ਹੁੰਦੇ । ਅਤੇ ਮੈ ਸਮਝਦਾ ਹਾਂ ਨਕ ਸੁਖਬੀਰ ਦੀਆਂ ਗਲਪ ਕਿਰਤਾਂ ਦੇ 
ਅਧਿਐਨ ਤੋਂ ਜੇ ਪੂਰਨ ਭਾਂਤ ਸੰਤੁਸ਼ਟਤਾ ਨਹੀ ਮਿਲਦੀ ਤਾਂ ਸ਼ਾਇਦ ਇਹ ਅਸੰਤੁਸ਼ਟਤਾ 
ਉਪਰੋਕਤ ਭਾਂਤ ਦੀ ਹੀ ਹੈ ਤੇ ਇਹ ਕੌਈ ਬਹੁਤੀ ਝੁਂਰੇ ਵਾਲੀ ਗੱਲ ਨਹੀ' । [1 


60 ਸਿਰਜਣਾ 


ਸੜਕ/ਕੁਮਾਰ ਵਿਕਲ 


ਮੈ“ ਨੇ ਜਬ ਬਾਹਰ ਆਨੇ ਕਾ ਫੈਸਲਾ ਕੀਆ 
ਤੋ ਅਪਨੇ ਆਪ ਕੌ ਉਸੀ ਪਰਿਚਿਤ ਸੜਕ ਪਰ ਖੜਾ ਪਾਇਆ 


ਜਿਸਕੇ ਦੋਨੋ ਓਰ ਪਾਪਲਰ ਕੇ ਪੌੜੋ' ਕੀ ਕਤਾਰੇ` ਥੀ 

ਏਕ ਛੌਰ ਪਰ 'ਨਿਉਨ” ਬੱਤੀਉ” ਕੀ ਜਗਮਗਾਤੀ ਏਕ ਇਮਾਰਤ ਥੀ 
ਜਿਸਕੇ ਏਕ ਕਮਰੇ ਮੋ' ਬੈਠੇ ਵੇ ਸ਼ਰਾਬ ਪੀ ਰਹੇ ਥੇ 

ਔਰ ਮੋਰੀ ਕਵਿਤਾਉ” ਕੀ ਜ਼ਿੰਦਗੀ ਜੀ ਰਹੇ ਥੇ । 

ਮੈਂ ਜਾਨਤਾ ਥਾ--ਵੇ 'ਰੈਮ` ਕੇ ਤੀਨ ਪੰੱਗ ਲੇ ਚੁਕੇ ਹੱਗੇ 


ਔਰ ਅਬ-- ਰਾਜਨੈਤਿਕ ਬੰਦੀਉ” ਕੀ ਚਰਚਾ ਸੇ ਦ੍ਵਿਤ ਹੋ 

ਭਾਰਤੀ ਤਰਫਦਾਰ” ਕੌ ਬਚਾਨੇ ਕੀ ਯੋਜਨਾਏ' ਬਨਾ ਰਹੇਂ ਹੋੱਗੇ 

ਸਾਥ ਮੇ ਫੈਜ਼ ਕੀ ਗ਼ਜ਼ਲੇ` ਗੁਨਗੁਨਾ ਰਹੇ ਹੋਂਗੇ । 

ਮੈਂ ਜਾਨਤਾ ਥਾ-- 

ਰੌਮ ਕੇ ਪਾਂਚਵੇ' ਪੈੱਗ ਕੇ ਬਾਦ, ਭਾਰਤੀ ਤਰਫਦਾਰ ਕਾ ਬੀਮਾਰ ਚਿਹਰਾ 

ਕਿਸੀ ਗੁਦਾਜ ਜਿਸਮ ਔਰਤ ਕੇ ਚਿਹਰੇ ਮੋ ਬਦਲ ਜਾਏਗਾ 

ਔਰ ਉਸ ਕਮਰੇ ਕਾ ਹਰ ਆਦਮੀ, ਉਸ ਜਿਸਮ ਕਾ ਕਿੱਸਾ-ਦਰ-ਕਿੱਸਾ ਦਹੁਰਾਏਗਾ । 


ਸੜਕ ਕੇ ਦਰਸਰੇ ਛੌਰ ਪਰ 

ਭਾਰਤੀ ਤਰਫਦਾਰ ਕੇ ਚਿਹਰੇ ਸੀ ਬੁਝੀ ਹੂਈ ਏਕ ਬਸਤੀ ਥੀ 

ਜਿਧਰ ਸੇ ਹਰ ਸੁਬਹ, ਕੁਛ ਮਦਰਾਸੀ ਬੱਚੇ, ਭਿਖਮੌਗੀ ਕੇ ਲੀਏ ਆਤੇ ਥੇ 
ਔਰ ਅਪਨੇ ਅੱਧਜਗੇ ਚਿਹਰੋ ਪਰ, ਖੌਫਨਾਕ ਖਬਰੇ ਲਾਤੇ ਖੇ 

ਮਸਲਨ, ਬਸਤੀ ਜ਼ਿਲੇ ਕੇ ਰਾਮਧਨ ਪਰ, ਕਰਜ਼ ਇਤਨਾ ਚੜ੍ਹ ਗਿਆ ਥਾ 
ਔਰ ਵਹ ਸੂਦਖੋਰ ਕੇ ਗੁੰਡੇ ਸੇ ਇਤਨਾ ਡਰ ਗਿਆ ਥਾ 

ਕਿ ਕਲ ਰਾਤ ਸ਼ੀਤ ਲਹਿਰ ਕੇ ਬਾਵਜੂਦ ਘਰ ਨਹੀ” ਲੌਟਾ । 

ਵੈਸੇ ਇਸ ਬਸਤੀ ਮੋ ਘਰ ਲੌਟਨਾ ਕੋਈ ਜ਼ਰੂਰੀ ਨਹੀ 


#ਬੁਹਿਰਮਪੁਰ ਦੀ ਸੈ'ਟਰਲ ਜੌਲ੍ਹ ਵਿਚ ਉਮਰ ਕੈਦ ਭੁਗਤ ਰਹੀ ਇਕ ਕ੍ਰਾਂਤੀਕਾਰੀ 
ਔਰਤ, ਜਿਸਦੀ ਬੀਮਾਰੀ ਦੀ ਖਬਰ ਪਿਛਲੇ ਦਿਨੀ ਅਖਬਾਰਾਂ ਵਿਚ ਛਪੀ ਸੀ । 


ਸਿਰਜਣਾ 61 


ਸਿਰਫ ਬੱਚੇ, ਦਿਨ ਭਰ ਕੀ ਭਿਖਮੰਗੀ ਕੇ ਬਾਦ 

ਮਾਂ ਬਾਪ ਕੀ ਪਿਟਾਈ ਕੇ ਡਰ ਕੇ ਬਾਵਜੂਦ 

ਘਰੋ ਕੋ ਇਸ ਲੀਏ ਲੌਟ ਜਾਤੇ ਹੈ” 

ਕਿ ਪਾਪਲਰ ਕੇ ਪੇੜੋ ਕੇ ਲੰਬੇ ਸਾਏ 

ਉਨਹੇਂ' ਜਿੰਨ-ਭ੍ਰਤੋਂ ਕੀ ਤਰਹ ਡਰਾਤੇ ਹੈ” । 

ਮੈੱਂ-- ਇਨਹੀਂ ਭੁਤੈਲੇਂ ਸਾਇਉਂ' ਮੇੱ' ਚਲਤਾ ਹੁਆ 

ਏਕ ਜਗਮਗਾਤੀ ਇਮਾਰਤ ਕੇ ਆਕਰਸ਼ਣ ਸੇ 

ਮੁਕਤ ਹੋਨੇ ਕੀ ਲੜਾਈ ਲੜ ਰਹਾ ਥਾ 

ਔਰ ਧੀਰੇ ਧੀਰੇ, ਉਸ ਛੌਰ ਕੀ ਓਰ ਬੜ੍ਹ ਰਹਾ ਥਾ 

ਜਹਾਂ ਮੋਰੀ ਕਵਿਤਾ, ਔਰ ਭਾਰਤੀ ਤਰਫਦਾਰ ਕਾ ਚਿਹਰਾ, ਗਾਲੀ ਨਹੀ ਬਨਤੇ । 


<੦੦੦੦-ਮੈਰੇ ਪੀਛੇ ਜਗਮਗਾਤੀ ਹੂਈ ਬੱਤੀਆਂ ਥੀੱ 

ਔਰ ਸਾਮਨੇ ਕੁਛ ਟਿਮਟਿਮਾਤੀ ਹੂਈ ਲਾਲਟੈਨੇ' 

ਲਾਲਟੈਨੌ' ਕੀ ਰੌਸ਼ਨੀ ਕੇ ਤਲੇ ਗਹਿਰਾ ਔਧੇਰਾ 

ਏਕ ਐਸਾ ਐਧੇਰਾ--ਜਿਸ ਸੇ ਭਾਗਕਰ ਮੈੱ` ਇਸ ਸੜਕ ਪਰ ਆਇਆ ਥਾ 
ਔਰ ਏਕ ਜਗਮਗਾਤੀ ਇਮਾਰਤ ਕੇ ਸਾਮਨੇ ਖੜਾ ਹੋ ਕਰ ਚਿੱਲਾਇਆ ਬਾ 
“ਮੁਝੇ ਰੋਸ਼ਨੀ ਕੀ ਜ਼ਰੂਰਤ ਹੈ ।” 


ਇਮਾਰਤ ਸੇ ਕਈਂ ਆਵਾਜ਼ੋ' ਏਕ ਸਾਥ ਆਈ 

“ਐਦਰ ਆ ਜਾਓ, ਯਹਾਂ ਬਹੁਤ ਰੋਸ਼ਨੀ ਹੈ 

ਤਮ ਹਮੇ' ਕਵਿਤਾਏਂ ਦੋ, ਹਮ ਤੁਮਹੇ' ਰੌਸ਼ਨੀ ਦੇ ਗੇ, 

ਮੇਰੇ ਪਾਸ ਬਹੁਤ ਸੀ ਕਵਿਤਾਏ' ਥੀ' 

ਉਨਕੇ ਪਾਸ ਬਹੁਤ ਸੀ ਸੁਬਿਧਾਏ” ਥੀ" । 

ਮੈਂ` ਰਮ ਕੋ ਰੋਸ਼ਨੀ ਸਮਝਕਰ ਪੀਤਾ ਥਾ 

ਔਰ ਉਸ ਕਮਰੇ ਕਾ ਹਰ ਆਦਮੀ, ਰੌਮ ਕੇ ਤੀਸਰੇ ਪੈੱਗ ਤਕ 

ਮੋਰੀ ਕਵਿਤਾਉ ਕੇ ਐਧੇਰੇ ਕੌ ਜੀਤਾ ਥਾ 

ਲੇਕਨ ਰੋਮ ਕਾ ਪਾਚਵਾਂ ਪੈੱਗ. ..... 

ਮੈਂ ਰੰਮ ਕੇ ਪਾਂਚਵੇ” ਪੈੱਗ ਸੇ ਬਹੁਤ ਡਰਤਾ ਥਾ 

ਜਬ ਮੋਰੀ ਆਂਖੋ` ਕਾ ਔਧੇਰਾ 

ਮੌਰੀ ਰੀੜ੍ਹ ਕੀ ਹੱਡੀ ਮੇ" ਠਿਠੂਰਨੇ ਲਗਤਾ ਥਾ । 

4. ਜਗਮਗਾਤੀ ਬੱਤੀਆਂ ਬਹੁਤ ਪੀਛੋ ਰਹਿ ਗਈ ਹੈ' 

ਮੈਂ ਏਕ ਟਿਮਟਿਮਾਤੀ ਲਾਲਟੈਨ ਕੇ ਸਾਮਨੋ ਆ ਖੜਾ ਹੋ ਗਿਆ ਹੂੰ 

ਔਰ ਅਪਨੀ ਰੀੜ੍ਹ ਕੀ ਹੱਡੀ ਮੈ, ਹਰਾਰਤ ਮਹਿਸੂਸ ਕਰ ਰਹਾ ਹੂੰ 
(ਪਬਲੀਕੇਸ਼ਨ ਬਿਉਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) 


62 ਸਿਰਜਣਾ 


੧੨ 


ਟੀ = 


ਇਕ ਲੋਕ ਗੀਤ ਦੇ ਨਾਲ ਨਾਲ/ਸ਼ਹਰਯਾਰ 


ਲੌਕ ਗੀਤ ਦਾ ਸੁਭਾਅ ਲਿਤੀਕਲ ਹੈ । ਲਿਰਿਕ ਦਾ ਜਨਮ ਮਿਹਨਤਕਸ਼ਾਂ ਦੇ ਸਰੀਰਕ 
ਅਮਲ ਤੋਂ ਉਪਜੇ ਸੁਭਾਵਕ ਨਾਦਾਂ ਤੋਂ ਹੁੰਦਾ ਹੈ । ਇਸੇ ਲਈ ਲੌਕ ਗੀਤ ਲੌਕ ਮਨ ਨਾਲ ਸਿੱਧੇ 
ਸੋਬੌਧ ਦਾ ਧਾਰਨੀ ਹੈ ! 

ਲੌਕ ਗੀਤ ਦੀ ਬਿਰਤੀ ਸਾਮੂਹਕ ਹੈ । ਇਸੇ ਲਈ ਲੋਕ ਗੀਤ ਸਾਰੇ ਦਾ ਸਾਰਾ ਮਿਹਨਤੀ 
ਵਰਗ ਦੀ ਘਾਲਣਾ ਹੈ, ਕਿਰਤੀ ਵਰਗ ਦੀ ਕਮਾਟੀ ਹੈ । ਤੇ ਇਸੇ ਲਈ ਲੌਕ-ਗੀਤ-ਸਿਰਜਣਾ 
ਵਲ ਇਕ ਰਸਤਾ ਇਉ ਵੀ ਜਾਂਦਾ ਹੈ ਕਿ ਕੌਟੀ 'ਕੱਝਾ ਕਾਰਾ ਕਾਮਾ ਘਾਲ ਕਮਾਈ ਸਮੇ' ਜੌ 
ਸੁਤੇ ਸਿੱਧ ਆਵਾਜ਼ਾਂ ਕਢਦਾ ਹੈ ਕਟੀ ਵੇਰਾਂ ਉਸ ਨੂੰ ਰਾਹਤ ਦੇਣ ਕਤਕੇ ਮੋ7 ਦਾ ਸਾਮਾਨ 
ਬਣਦੀਆਂ ਨਨ । ਫਿਹ ਆਵਾਜਾਂ ਸੰਪੂਰਨ ਹੋਣ ਲਦੀ ਭਾਵਾਂ ਨੂੰ ਬੇਚੈਨ ਕਰਦੀਆਂ ਹਨ ਜਿਹੜੇ 
ਆਗਾਂਹ ਸ਼ਕਦਾਂ ਨੂੰ ਆਵਾਜ਼ ਦੇ ਕੇ ਕਤਾਰਾਂ 'ਚ ਲਿਆ ਖੜ੍ਹਾ ਕਰਦੇ ਹਨ । ਗੀਤ ਦੀ ਰੂਪ ਰੇਖਾ 
ਬਣਨੀ ਸ਼ੁਰੂ ਹੋ ਜਾਂਦੀ ਹੈ । ਇਹੋ ਗੀਤ 'ਲੋਕ` ਦੀਆਂ ਅੱਡੋਂ ਅੱਡ ਪਰਤਾਂ ਵਿਚੋ" ਦੀ ਪੁਣਿਆ 
ਛਾਣਿਆ ਜਾ ਕੇ ਹੇਠਲੀ ਸਤਾਹ ਤੇ ਪੁੱਜ ਕੇ ਕਟੀ ਵਾਤੀ ਕਿੰਨੇ ਹੀ ਬਦਲ ਫੇ' ਰੂਪਾਂ `ਚ ਲੋਕ-ਗੀਤ 
ਦੀ ਮੂਹਰ ਲੁਆ ਲੈਦਾ ਹੈ । ਗੀਤਕਾਰ ਦਾ ਨਾਂ ਇਸ ਪੁਣ-ਛਾਣ, ਕਾਂਟਛਾਂਟ ਪ੍ਰਕਿਰਿਆ ਵਿਚ 
ਕਿਧਰੇ ਖੱਲ ਖ੍ਰੰਜੇ ਅਟਕ ਕੇ ਰਹਿ ਜਾਂਦਾ ਹੈ । 


ਲੌਕ ਗੀਤ ਦੀ ਸਭ ਤੋ' ਵੱਡੀ ਵਿਸ਼ੇਸ਼ਤਾ ਇਸਦੀ ਸਹਿਜ ਸੁਭਾਵਕਤਾ ਹੈ । ਇਸਦੇ ਇਕੱਲੋਂ 
ਇਕੱਲੇ ਬੋਲ ਦੀ ਇਕ ਸੰਸਕਾਰਕ, ਸਾਂਸਕ੍ਰਿਤਕ ਪਿੱਠ-ਭੂਮੀ ਹੈ । ਇਸੇ ਲਈ ਇਸ ਨੂੰ ਅਨਹ- 
ਵਾਦਣਾ ਮੁਸ਼ਕਲ ਹੈ । ਇਸੇ ਲਤੀ ਲੋਕ-ਗੀਤਾਂ ਨੂੰ ਸ਼ਬਦਾਂ ਦੇ ਸਾਂਸਕ੍ਰਿਤਕ-ਇਤਿਹਾਸਕ ਪਿਛੌਕੜ 
ਤੋਂ ਵਿਛੁਨਕੇ ਵੇਖਣਾ ਗੁਲਾਬ ਦੀਆਂ ਪੱਤੀਆਂ ਨੂੰ ਰਗੜ ਕੇ ਚੂਰਨ ਦੇ ਮਿਸ਼ਤਣ ਵਿਚ ਪਾ ਕੇ 
ਚੂਰਨ ਦੇ ਗੁਣਾਂ ਔਗਣਾਂ ਦਾ ਮਜਮਾ ਲਾਉਣ ਵਾਂਗ੍ਰੰ ਹੈ 
ਵਿਚਾਰ ਅਧੀਨ ਗੀਤ ਪੰਜਾਹਵਿਆਂ ਦੇ ਕਰੀਬ ਦਾ ਗੀਤ ਹੈ ਜਦੋ ਪੰਜਾਬ ਵਿਚ ਸੌ ਕੁ 
ਰੁਪਿਆ ਤਨਖਾਹ ਪਿੰਡਾਂ ਵਾਲਿਆਂ ਲਈ ਕਾਫੀ ਸਮਝੀ ਜਾਂਦੀ ਸੀ । ਵਿਵੇਚਨ ਤੋ ਪਹਿਲਾਂ ਗੀਤ 
ਪ੍ਰਸਤੁਤ ਹੈ : 
ਗੌਰ ਨਾਲ ਸੁਣਦੇ ਜਾਇਉ ਜੀ 
ਬਹੀ ਤੇ ਲਿਖਦੇ ਜਾਇਉ ਜੀ 
ਸੌ ਤੇਰੀ ਤਨਖਾਹ ਵੇ ਮਾਹੀਆਂ, ਸੌ ਤੇਰੀ ਤਨਖਾਹ 
ਦਸਾਂ ਦੀ ਤ੍ਰੋ ਬੋਤਲ ਲੇ ਲਈ ਦਸਾਂ ਦੀ ਪੀ ਲਈ ਚਾਹ 
ਗੌਰ ਨਾਲ ਸੁਣਦੇ ਜਾਇਉ ਜੀ............ 
ਰਪਈਏ ਰਹਿ ਗੇ ਅੱਸੀ ਵੇ ਮਾਹੀਆ ਰੱਪਈਏ ਰਹਿ ਗੇ ਅੱਸੀ 


ਸਿਰਜਣਾ 63 


ਦਸਾਂ ਦੇ ਅਸੀ' ਕੇਕ ਜੋ ਲੈ ਲਏ ਦਸਾਂ ਦੀ ਪੀ ਲਈ ਲੱਸੀ 
ਗੌਰ ਨਾਲ ਸੁਣਦੇ ਜਾਇਉਂ ਜੀ ...... 
ਰੱਪਈਏ ਰਹਿ ਗੇ ਸੱਠ ਵੇ ਮਾਹੀਆ ਰੱਪਈਏ ਰਹਿ ਗੇ ਸੱਠ 
ਦਸਾਂ ਦੀਆਂ ਅਸੀਂ ਪਲੌਟਾਂ ਲੈ ਲੀਆਂ ਦਸਾਂ ਦੇ ਲੈ ਲਏ ਕੱਪ 
ਗੌਰ ਨਾਲ ਸੁਣਦੇ ਜਾਇਉ ਜੀ.-........-. 
ਰੱਪਈਏ ਰਹਿ ਗੇ ਚਾਲੀ ਵੇ ਮਾਹੀਆਂ ਰੱਪਈਏ ਰਹਿਗੇ ਚਾਲੀ 
ਦਸਾਂ ਦਾ ਅਸੀਂ ਸੂਟ ਜੋ ਲੈ ਲਿਆਂ ਦਸਾਂ ਦੀ ਲੈ ਲਈ ਸਾੜ੍ਰ 
ਗੌਰ ਨਾਲ ਸੁਣਦੇ ਜਾਇਉ ਜੀ -. 
ਰੱਪਈਏ ਰਟਿ ਗੇ ਬੀਹ ਵੇ ਮਾਹੀਆਂ -ਰੱਪਈਵ ਰਹਿ ਗੇ ਬੀਹ 
ਦਸਾਂ ਦੀ ਅਸੀਂ' ਖੋਡ ਜੁ ਲੈ ਲਈ ਦਸਾਂ ਦਾ ਲੈ ਲਿਆ ਘੀ 
ਗੌਰ ਨਾਲ ਸੁਣਦੇ ਜਾਇਉ ਜੀ........---- 
ਰੱਪਈਏ ਹੋ ਗੇ ਖਤਮ ਵੇ ਮਾਹੀਆ ਰੱਪਈਏ ਹੋ ਗੇ ਖਤਮ 
ਨਾ ਮੈ ਤੇਰੀ ਰੰਨ ਵੇ ਮਾਹੀਆ ਨਾ ਤ੍ਰੰ ਮੇਰਾ ਖਸਮ 
ਗੌਰ ਨਾਲ ਸੁਣਦੇ ਜਾਇਉ ਜੀ........:--- 
ਡੋਈ ਕੁੜੀਉਂ 
ਸਾਡੇ ਢੋਲ ਦੀ ਲਲਾਮੀ ਅੱਜ ਹੋਈ ਕੁੜੀਉ 
ਵਰਤਮਾਨ ਮੱਧ ਸ਼੍ਰਣੀ ਦੀ ਦੁਖਾਂਤਕ ਵੇਦਨਾ ਸਾਊ ਜਿਹੇ ਵਿਅੰਗ ਦੇ ਪੌਲੋਂ ਨਸ਼ਤਰ ਮਾਰਕੇ 
ਉਲੀਕੀ ਗਈ ਹੈ । ਪਹਿਲੀਆਂ ਸਤਰਾਂ ਹੀ ਸੰਕੇਤ ਰੂਪ ਵਿਚ ਤਨਜ਼ੀਆ ਹਨ ਜਿਸਦਾ ਹਲਕਾ 
ਜਿਹਾ ਸਮੂਰਤ ਵਿਸਤਾਰ ਅੱਗੇ 'ਬਹੀ ਤੋਂ ਲਿਖਦੇ' ਜਾਣਾ ਹੈ । ਘਰ ਦਾ ਹਿਸਾਬ ਕਿਤਾਬ ਲਿਖਣ 
ਲੱਗਿਆਂ ਸੌ ਰੁਪਏ ਤਨਖਾਹ ਵਾਲੇ ਬਾਬ ਦੇ ਘਰ ਕਲਮ ਕਾਗਜ਼ ਵਰਤਿਆ ਜਾਂਦਾ ਹੋਵੇਗਾ ਪਰ 
ਇਥੇ ਹਿਸਾਬ ਲਈ 'ਬਹੀ ਤੇ ਲਿਖਦੇ` ਜਾਣ ਦਾ ਆਦੇਸ਼ ਹੈ 'ਬਹੀ` ਜੌ ਲੇਖਾਕਾਰ ਦਾ ਬਾਣੀਏ 
ਵਾਲਾ ਰੂਪ ਹੈ । ਘਰ ਵਾਲੀ ਘਰ ਵਾਲੇ ਨਾਲ ਪੂਰਾ ਹਿਸਾਬ ਕਰਨ ਲੱਗੀ ਹੈ । ਘਰ ਵਾਲੀ ਤੇ 
ਘਰ ਵਾਲੇ ਵਿਚਕਾਰ ਇਹ ਹਿਸਾਬ ਦੇ ਫਾਸਲੇ ਦਾ ਅਹਿਸਾਸ, ਤਨਾਉ ਦਾ ਉੱਥਾਨ-ਬਿੰਦ੍ ਹੈ । 
ਇਥੇ ਗੌਰ” ਸ਼ਬਦ ਖਾਸ ਗ਼ੌਰ ਕਰਨ ਯੋਗ ਹੈ ਸਹਿਜ ਜਹੀ ਪਰ ਗੈਭੀਰ ਚੇਤਾਵਨੀ । 
ਪਿੰਡ ਦੀ ਕੁੜੀ ਸ਼ਹਿਰੀ ਬਾਬ੍ਹ ਨਾਲ ਵਿਆਹੀ ਗਈ ਹੈ ਜਿਸਦੇ “ਚਿੱਟੇ ਕੱਪੜੇ' ਦੇਖ ਕੇ 
“ਰੈਨਾਂ ਨੂੰ ਭੁਲੇਖੇ` ਪੈਂਦੇ ਸਨ ਤੇ ਜਿਹੜੇ ਨੌਕਰ ਦੇ “ਵੱਸਣ ਲਈ” ਉਹ 'ਸਣੇਂ ਬੂਟ ਲੱਤ” ਖਾਣ ਨੂੰ 
ਵੀ ਤਿਆਰ ਸੀ । ਇਹ “ਫਰੰਗੀ` ਦੀ ਬਾਬੂ ਪੈਂਦਾ ਕਰਨ ਵਾਲੀ ਵਿਦਿਆ ਦਾ ਪਾੜ੍ਹਾ ਸੌ ਰੁਪਈਆ 
ਤਨਖਾਹ ਲੈਣ ਵਾਲਾ ਨੌਕਰ ਲੱਗ ਜਾਂਦਾ ਹੈ । ਪਟਵਾਰੀ, ਮੁਣਸ਼ੀ ਤੇ ਨੌਕਰ ਸਾਡੇ ਲੌਕ ਮਨ 
ਵਿਚ ਕਾਫੀ ਇਜ਼ਤ ਵਾਲੀਆਂ ਨੌਕਰੀਆਂ ਸਨ, ਵੱਡਿਆਂ ਅਹੁਦਿਆਂ ਤਕ ਦੀ ਲਾਲਸਾ ਸਾਡੇ 
ਅਚੇਤ ਮਨ ਵਿਚ ਵੀ ਮੁਸ਼ਕਿਲ ਨਾਲ ਜਾਗਦੀ ਸੀ । 
ਭੁਪਵਾਦੀ ਸਿਸਟਮ ਤ੍ਰੜਿਆ ਜਾਂ ਰਿਹਾ ਹੈ । ਮੁਜ਼ਾਰੇ ਦੀ ਥਾਂ ਦਿਹਾੜੀਦਾਰੀ, ਮਜ਼ਦੂਰੀ ਤੋਂ 
ਨੌਕਰੀ ਲੈ ਰਹੀ ਹੈ । ਆਪਣੀ ਥਾਂ ਇਹ ਕਦਮ ਅਗਾਂਹ ਵਲ ਹੈ । ਇਹੋ ਕਦਮ ਹੈ ਜਿਹੜਾ ਉਹਨੂੰ 


੮ । ੧੩ 


ਨੌਕਰ ਦੇ ਵਸਣ ਲਈ ਉਤਸ਼ਾਹਤ ਕਰਦਾ ਹੈ ਪਰ ਇਸ ਲੁੱਟੇ ਪੁੱਟੇ ਦੇਸ਼ ਲਈ ਨਵਾਂ ਦੌਰ ਵੀ 


62 ਸਿਰਜਣਾ 


੨ 


ਬਹੁਤੀ ਦੇਰ ਖੁਸ਼ੀ ਦਾ ਮੁਕਾਮ ਨਹੀ” ਰਹਿੰਦਾ । “ਸਾਰੀ ਸ਼ੌ ਤਾਂ ਤੇਰੀ ਤਨਖਾਹ ਹੈ । ਇਸ 'ਸਾਰੀ 
ਸੌ ਤਨਖਾਹ` ਦਾ ਭੇਉ ਉਸਨੂੰ ਇਕ ਦੋ ਤਨਖਾਹਾਂ ਖਰਚਣ ਬਾਅਦ ਹੀ ਪ੍ਰਗਟ ਹੋ ਜਾਂਦਾ ਹੈ । 
ਹਲਕੇ ਹਲਕੇ ਵਿਅੰਗ ਦੀ ਚਾਸ਼ਨੀ ਗੀਤ ਦੇ ਮੁੱਕਣ ਤਕ ਉਸਦੇ ਨਾਲ ਨਾਲ ਚੱਲਦੀ ਹੈ । 
ਇਸ 'ਸਾਰੀ ਸੌ ਤਨਖਾਹ ਦੇ ਬਾਵਜੂਦ ਪਹਿਲੀ ਤਾਰੀਖ ਬਾਬਰ ਦੇ ਮਹੀਨੇ ਦੇ ਇਤਿਹਾਸ 
ਵਿਚ ਅਹਿਮ ਦਿਨ ਹੈ ਜਿਸਦੀ ਖ਼੍ਸ਼ੀ ਵਿਚ ਸਭ ਤੋਂ ਪਹਿਲਾ ਕੰਮ ਉਹ ਦਸਾਂ ਦੀ ਬੋਤਲ ਲੈਣ 
ਦਾ ਕਰਦਾ ਹੈ । ਮਰਦ ਦਾ ਸ਼ਰਾਬ ਪੀਣਾ ਪੰਜਾਬੀ ਗੀਤਾਂ ਵਿਚ ਇਕ ਦੈਵੀ ਅਧਿਕਾਰ ਵਾਂਗ੍ਰ 
ਔਕਿਤ ਹੈ ਜਿਸ ਦੀ ਬਰਾਬਰੀ ਕਰਨ ਦਾ ਅਹਿਸਾਸ ਵੀ ਔਰਤ ਦੇ ਸੋਸਕਾਰਕ ਪਿਛੋਕੜ ਵਿਚ ਨਹੀ 
ਨਜ਼ਰ ਆਉਦਾ । ਇਥੇ ਵੀ ਬੋਤਲ ਲੋਣਾ ਮਰਦ ਦੀਆਂ ਸੁਭਾਵਕ ਲੋੜਾਂ ਵਾਂਗੂ ਹੀ ਸਮਝਿਆ 
ਗਿਆ ਹੈ ਜਿਸ ਲਈ ਔਰਤ ਭੋਰਾ ਵੀ ਉਜਹ ਨਹੀ` ਕਰਦੀ, ਬੇਸ਼ਕ ਸਮੁੱਚਾ ਗੀਤ ਇਕ ਉਜਰ ਹੀ 
ਹੈ । ਬੋਤਲ ਤੋਂ ਮਗਰੋ' ਉਹ ਦੂਜਾ ਕੰਮ ਕਰਦਾ ਹੈ ਦਸਾਂ ਰੁਪਿਆਂ ਦਾ ਪਿਛਲੇ ਮਹੀਨੇ ਦਾ ਬਣਦਾ 
- ਚਾਹ ਦਾ ਉਧਾਰ ਉਤਾਰਨਾ । ਦਫਤਰੋ` ਘਰ ਆਉ'ਦਿਆਂ ਤਕ ਬਕਾਇਆ ਤਨਖਾਹ ਅੱਸੀ ਰਹਿ 
੬ ਗਈ ਹੈ । 
ਅਗਲੀ ਗੱਲ ਆਉਂਦੀ ਹੈ 'ਚੱਕੀ ਚੁਲ੍ਹੇ'` ਦੇ 'ਚੋਲ੍ਹੇ' ਦੀ ਜਿਸਦੀ ਭੇਟਾ ਲੱਸੀ ਤੇ ਕੇਕ ਦੇ 
ਰੂਪ ਵਿਚ ਵੀਹ ਰੁਪਈਏ ਚੜ੍ਹ ਜਾਂਦੇ ਹਨ । ਪਰ ਮਰਦ ਦੇ ਵੀਹਾਂ ਦੀ ਬਰਾਬਰੀ ਔਰਤ ਚਾਹੁੰਦਿਆਂ 
ਹੋਇਆਂ ਵੀ ਸੰਸਕਾਰਾਂ ਵੱਸ ਨਹੀਂ ਕਰ ਸਕਦੀ । ਲੱਸੀ ਤਾਂ ਉਹ ਪੀ ਲੈੱਦੀ ਹੈ ਪਰ ਕੇਕ ਸਿਰਫ਼ 
=”ਖ਼ਰੀਦਦੀ ਹੀ ਹੈ । ਜ਼ਾਹਰ ਹੈ ਕਿ ਇਸ ਵਿਚ ਬਰਾਬਰ (ਸ਼ਾਇਦ ਵੱਧ ਹੀ ਹੋਵੇ) ਹਿੱਸਾ ਮਰਦ 
ਦਾ ਹੈ । ਇਕੱਲਿਆਂ ਬਾਜ਼ਾਰ ਵਿਚੋ` ਲੱਸੀ ਪੀ ਲੈਣੀ ਆਧੁਨਿਕਤਾ ਵਲ ਇਕ ਉਲਾਂਘ ਹੈ ਪਰ 
ਪਰੈਪਰਾ ਦੀ ਘੂਰੀ “ਖਸਮੈ ਨਾਲ ਬਰਾਬਰੀ` ਕਰਨ ਜੌਗਾ ਬਲ ਨਹੀ” ਰਹਿਣ ਦੇਂਦੀ । ਕੇਕ ਸਿਰਫ 
ਲੌ ਕੇ ਰੱਖ ਲਏ ਜਾਂਦੇ ਹਨ । 
ਸੌ ਵਿਚੋ ਚਾਲੀ ਲੱਗ ਚੁੱਕੇ ਹਨ ਜਿਹੜੇ ਕਬੀਲਦਾਰੀ ਦਾ ਕੋਈ ਅਰਥ ਸਾਰਨ ਲਈ 
ਨਹੀਂ' ਲੱਗੇ । ਇਹ 'ਚੱਟੇ ਕਪੜੀਆਂ” ਦੇ ਮਜਬੂੂਰਨ ਮੱਯਾਰ ਲਈ ਆਰੂਤੀ ਪਾ ਜਾਂਦੇ ਹਨ । 
॥ ਹੁਣ ਜਾ ਕੇ ਕਿਤੇ ਘਰ ਸਾਂਭਣ ਦੀ ਗੱਲ ਆਉਦੀ ਹੈਂ ਤੇ ਵੀਹ ਰੁਪਏ ਦੇ ਕੱਪ ਪਲੇਟਾਂ 
` ਆਉਂਦੇ ਹਨ । ਪਿੱਤਲ, ਕਾਂਸੀ ਦਾ ਸ਼ਹਿਰੀਕਰਨ ਜਦੋ" ਆਪਣੇ ਹਿੱਸੇ ਦੀ ਬਲੀ ਲੈ ਕੇ ਹਟਦਾ ਹੈ 
ਤਾਂ ਬਾਕੀ ਸਿਰਫ ਚਾਲੀ ਰਹਿ ਚੁੱਕੇ ਹੁੰਦੇ ਹਨ ਜੋ ਬੀਵੀ ਦੇ ਸੂਟ ਤੇ ਸਾੜ੍ਹੀ ਦੇ ਆਉਣ ਨਾਲ 
ਸਿਰਫ ਵੀਹ ਰਹਿ ਜਾਂਦੇ ਹਨ । ਇਹ ਪ੍ਰਮੁਖ ਲੋੜ, ਖਾਣ ਪੀਣ, ਲਈ ਸਿਰਫ ਘਿਉ ਤੇ ਖੋਡ ਖਰੀਦਣ 
ਲਈ ਖਰਚੇ ਜਾਂਦੇ ਹਨ । ਆਟਾ ਸ਼ਾਇਦ ਪਿੰਡੋਂ ਆ ਗਿਆ ਹੋਣਾ ਹੈ । 
ਇਹ ਘਰ ਦਿਆਂ ਖ਼ਰਚਾਂ ਦਾ ਅਧੂਰਾ ਜਿਹਾ ਚਿੱਠਾ ਹੈ ਜਿਸ ਵਿਚ ਥੌੜ੍ਹਾ ਕਿਹਾ ਗਿਆ ਹੈ 
ਤੇ ਬਹੁਤਾ ਅਣਕਿਹਾ ਛੱਡ ਦਿੱਤਾ ਗਿਆ ਹੈ । ਅਣਕਹੀਆਂ ਲੋੜਾਂ ਦਾ ਵਿਕਰਾਲ ਰੂਪ 'ਸਾਰੀ ਸੌ” 
₹` ਤਨਖਾਹ ਤੇ ਹੱਸਦਾ ਹੈ ਤੇ ਤੋੜਾ ਟੁੱਟਣ ਤੋ ਰਤਾ ਕਰ ਪਹਿਲਾਂ ਬੇਹੌਸ਼ੀ ਤੋਂ ਪਹਿਲਾਂ ਵਾਲਾ ਨਸ਼ਤਰ 
ਕਰਦਾ ਹੈ । ਅਜੇ ਪਹਿਲੀ ਤਾਰੀਖ ਪਤਾ ਨਹੀਂ ਕਦ ਆਉਣੀ ਹੈ । 
ਅਗਲੀਆਂ ਦੋ ਸਤਰਾਂ ਇਸ ਸਾਰੇ ਪਿਛੋਕੜ ਵਾਲੇ ਰਿਸ਼ਤੇ 'ਚ ਪੈਦਾ ਹੋਣ ਵਾਲੀ ਸੈਭਾਵਿਤ 
ਤ੍ਰੰੜ ਦੀ ਸਹੀ ਬੁਨਿਆਦ ਵਲ ਅਛੌਪਲੇ ਹੀ ਸੈਕੇਤ ਕਰ ਜਾਂਦੀਆਂ ਹਨ : 


ਸਿਰਜਣਾ 05 


ਰੁਪਈਏ ਹੋ ਗੇ ਖਤਮ ਵੇ ਮਾਹੀਆ 


ਰੁਪਈਏ ਹੋ ਗੇ ਖਤਮ 


ਨਾ ਮੈਂ ਤੇਰੀ ਰੰਨ ਵੇ ਮਾਹੀਆ 


ਨਾ ਤੂੰ ਮੋਰਾ ਖਸਮ 


ਸੋ ਇਹ ਹੈ ਸਾਡੇ ਰਿਸ਼ਤਿਆਂ ਦੀ ਬੁਨਿਆਦ । ਆਦਮੀ ਔਰਤ ਦੇ ਸਭ ਤੋ ਵਧੇਰੇ ਕੁਦਰਤ 


ਰਿਸ਼ਤੇ, ਆਦਮੀ-ਤੀਵੀ' ਦੇ ਹਿਸ਼ਤੇ ਦੀ ਬ੍ਨਿਆਦ ਵੀ । ਇਉ ਇਹ ਗੀਤ ਸਾਨੂੰ ਸਮਾਜਕ 


ਰਿਸ਼ਤਿਆਂ ਦੇ ਮੂਲ ਤਕ ਸਹਿਜ ਸੁਭਾ ਹੀ ਲੋ ਜਾਂਦਾ ਹੈ । 


ਰ੍ ਜਿਵੇ ਕਿ ਪਹਿਲਾਂ ਵੀ ਕਿਹਾ ਜਾ ਚੁੱਕਿਆ ਹੈ ਸਹਿਜ ਸੁਭਾਵਕ ਆਖੇ ਗਏ ਹਰ ਸ਼ਬਦ ਦਾ 
ਵਿਅਕਤੀ ਵਿਸ਼ੇਸ਼ ਦੇ ਸੈਦਰਭ ਵਿਚ ਇਕ ਖਾਸ ਸੰਸਕਾਰਕ ਇਤਿਹਾਸ ਹੁੰਦਾ ਹੈ । ਕਿਸੇ ਵਿਅਕਤੀ 
ਦੇ ਧੁਰ ਐਦਰਲੇ ਨੂੰ ਜਾਣਨ ਲਈ ਸਭ ਤ` ਵਧੀਆ ਮਸਾਲਾ ਸਹਿਜ ਸੁਭਾ ਆਖੀਆਂ ਜਾਣ ਦ 


ਵਾਲੀਆਂ ਗੱਲਾਂ ਬਣਦੀਆਂ ਹਨ । ਕਿਉਕਿ ਲੌਕ ਗੀਤ ਲੌਕ ਮਨ ਦਾ ਸਹਿਜ ਸੁਭਾਅ ਪ੍ਰਗਟਾਵ,, 


ਹੈ ਇਸ ਲਈ ਲੌਕ ਵੇਦਨ' ਦੀ ਹੂਕ ਸੁਣਨ ਲਈ ਲੋਕ ਗੀਤਾਂ ਦੀ ਸ਼ਰਨ ਪਿਆਂ ਹੀ ਬਣਦਾ ਹੈ । 
ਹੁਣ ਗੱਲ ਹੈ ਕਿ ਰੁਪਈਏ ਤਾਂ ਖ਼ਤਮ ਹੋ ਗਏ । ਆਦਮੀ ਤੀਵੀ` ਦਾ ਰਿਸ਼ਤਾ ਡਾਵਾਂ ਡੋਲ” 

ਹੋ ਚੁੱਕਾ ਹੈ । ਤਣਾਉ ਸਿਖਰ ਤੇ ਹੈ । ਇਸ ਰੌਨ ਦਾ ਕੀ ਬਣੇਗਾ ! ਇਸ ਖਸਮ ਦੀ ਭਾਵੀ ਤਕਦੀਰ 

ਕੀ ਹੈ £ ਐਨ ਮੌਕੇ ਤੇ ਛੁੱਟੜਾਂ, ਦੁਹਾਜੂਆਂ, ਤਲਾਕਾਂ, ਕੁਜੌੜਾਂ ਦਾ ਅਣ-ਅੰਕਿਤ ਵਿਰਾਟ ਰੂਪ 


ਬਰਾਬਰ ਆ ਖਲੌੱਦਾ ਹੈ ਜਿਸ ਵਲ ਉਹ ਇਕ ਦਮ ਪਿੱਠ ਕਰਕੇ ਖਲੋਂ ਜਾਂਦੀ ਹੈ ਤੇ ਤਣਾਉ,_ 


ਵਿਰੇਚਨ ਪੱਧਰ ਤੇ ਆ ਕੇ ਖ਼ਤਮ ਰੋ ਜਾਂਦਾ ਹੈ : 
ਡੋਈ ਕੁੜੀਉ 


ਸਾਡੇ ਢੋਲ ਦੀ ਲਲਾਮੀ ਅੱਜ ਹੋਈ ਕੁੜੀਉ । 


ਢੋਲ ਫੇਰ 'ਸਾਡਾ` ਬਣ ਗਿਆ । ਉਸਦੇ ਦੁੱਖ ਲਈ ਅਣੱਪਤ ਫੇਰ ਜਾਗ ਪੈਦੀ ਹੈ । ਬਾਕੀ 


ਕੁੜੀਆਂ ਨੂੰ ਨਾਲ ਲੈ ਕੇ ਇਸਦੀ ਜੈਨਰੇਲਾਈਜ਼ੇਸ਼ਨ ਵਿਰੇਚਨ ਪ੍ਰਕਿਰਿਆ 


ਜਾਂਦੀ ਹੈ । 


ਨੂੰ 


“ਭਾਣੇ` ਤਕ ਲੈ 


ਗੀਤ ਦੀ ਸਭ ਤੋ ਵੱਡੀ ਖ਼ੂਬੀ ਹੇ ਕਿ ਬੈਕੇਟ ਦੇ ਗੌਦੋ ਵਾਂਗ ਜੋ ਕਦੀ ਸਟੇਜ ਤੇ ਨਹੀ” . 
ਆਉਂਦਾ ਬਾਬੂ ਕਿਤੇ ਕੂੰਦਾ ਨਹੀਂ, ਕਿਤੇ ਬੋਲਦਾ ਨਹੀ ਪਰ ਉਸਦੇ ਕਿੰਨੇ ਰੂਪ ਕਿੰਨੇ ਹੀ ਰੰਗਾਂ 


`ਚ ਇਸਦੇ ਤਾਣੇ ਬਾਣੇ `ਚ ਜਗਦੇ ਬੁਝਦੇ ਨਨ । 


ਮੈਂ ਤਾਂ ਇਸ ਗੀਤ-ਚੱਕਰਵਿਊਹ ਦੀ ਡਗਹ ਸਿਰਫ ਸਦਰ ਦਰਵਾਜ਼ੇ ਦੀ ਇਕ ਨਖਰੇ 
ਖਲੋ ਕੇ ਹੀ ਵੇਖ ਸਕਿਆ ਹਾਂ । ਅੱਗੇ ਗਿਆਂ ਤਾਂ ਸ਼ਾਦ ਇਕ ਇਕ ਕੂਚੇ 'ਚ ਕਈ ਕਈ ਸੰਸਾਰਾਂ 


ਦਾ ਸਮਾਨ ਬਿਖਰਿਆ ਸਿਮਟਿਆ ਪਿਆ ਹੋਵੇ । 


ਸਿਰਜਣਾ 


ਉਤ 


ਲੂਸੁਨ : ਜੀਵਨ ਅਤੇ ਵਿਚਾਰ 


ਨ ਲੂਸਨ ਚੀਨੀ ਲੋਕ ਜਮਹੂਰੀ ਇਨਕਲਾਬ ਦੇ ਜਾਗ੍ਰਤੀ ਦੇ ਖੇਤਰ ਵਿਚ ਮਹਾਨ ਵਿਚਾਰਵਾਨ, 
ਵੀਹਵੀ' ਸਦੀ ਦੇ ਉਘੇ ਯਥਾਰਥਵਾਦੀਆਂ ਵਿਚ ਇਕ, ਮਹਾਨ ਦੇਸ਼ ਭਗਤ ਅਤੋਂ ਕੌਮਾਂਤਰੀਵਾਦੀ 
ਸੀ । ਉਹਦੇ ਵਿਚਾਰ ਅਤੇ ਲਿਖਤਾਂ ਦਾ ਐਨ ਓਸੇ ਰਾਹ ਉਤੇ ਵਿਕਾਸ ਹੋਇਆ, ਜਿਸ ਰਾਹ `ਤੇ 
ਚੀਨੀ ਲੋਕਾਂ ਦਾ ਇਨਕਲਾਬ ਵਿਗਸਿਆ ਸੀ । ਉਹਦੀਆਂ ਕਮਾਈਆਂ ਸਾਹਿਤਕ ਪ੍ਰਾਪਤੀਆਂ ਦੀ 
ਸ਼ਾਨਦਾਰ, ਵਿਲੱਖਣ ਅਤੇ ਅਮਰ ਸਿਫ਼ਤ ਹੈ । ਚੀਨੀ ਲੋਕਾਂ ਦੇ ਆਦਰਸ਼ਾਂ ਅਤੇ ਨੇਕ ਲੱਛਣਾਂ ਨੂੰ 
ਪੇਸ਼ ਕਰਦੀਆਂ ਉਹ ਚੀਨੀ ਸਭਿਆਚਾਰ ਦੇ ਦਿਲ ਵਿਚ ਲਹਿੰਦੀਆਂ ਹਨ । ਨਾਲ ਹੀ ਉਹ ਦ੍ਰਿੜ੍ਹ 
ਇਨਕਲਾਬੀ ਵਿਚਾਰਾਂ ਅਤੇ ਅਜਿੱਤ ਜੁਝਾਰ ਉਤਸ਼ਾਹ ਨਾਲ ਪ੍ਰਵੇਸ਼ ਕਰਦੀਆਂ ਹਨ, ਜੋ ਚੀਨੀ 
ਲੌਕਾਂ ਵਲੋ ਸਾਮਰਾਜਵਾਦ ਅਤੇ ਜਾਗੀਰਦਾਰੀ ਵਿਰੁਧ ਇਨਕਲਾਬੀ ਜਦੋ-ਜਹਿਦ ਦਾ ਬੜਾ ਸਾਫ਼ 
ਅਕਸ ਹਨ । ਉਹਦੀਆਂ ਸਾਹਿਤਕ ਪ੍ਰਾਪਤੀਆਂ ਨੇ ਇਸ ਜਦੌ-ਜਹਿਦ ਦੀ ਪੁਰ-ਅਸਰ ਅਤੇ ਕਾਰ 
ਆਮਦ ਤਰੀਕੇ ਨਾਲ ਸੇਵਾ ਕੀਤੀ । 

ਲੂਸੁਨ (ਅਸਲ ਨਾਂ ਚਾਓ ਸ਼ੁ-ਜੈਨ) 25 ਸਤੰਬਰ 1881 ਨੂੰ ਚੇਕਿਆਂਗ ਦੇ ਸੂਬੇ ਦੇ ਪੁਰਾਣੇ 

” ਪ੍ਰਸਿੱਧ ਸ਼ਹਿਰ ਸ਼ਾਓਸਿੰਗ ਵਿਚ ਪੈਦਾ ਹੋਇਆ । ਓਦੋਂ ਉਹਦਾ ਬਾਬਾ ਮਾਨਚੂ ਦੇ ਸ਼ਾਹੀ ਦਰਬਾਰ 
ਵਿਚ ਪੀਕਿੰਗ ਵਿਚ ਅਫ਼ਸਰ ਸੀ । ਜਦੋਂ ਲੂ ਤੇਰ੍ਹਾਂ ਸਾਲਾਂ ਦਾ ਹੋਇਆ, ਤਾਂ ਉਹਦੇ ਬਾਬੇ ਨੂੰ ਕੈਦ 
ਹੋ ਗਈ । ਉਨ੍ਹਾਂ ਦੇ ਪਰਿਵਾਰ ਉਤੇ ਇਹ ਬੜ ਕਾਰੀ ਸੱਟ ਸੀ । ਲੂਸੂਨ ਦਾ ਬਾਪ ਵਿਦਵਾਨ ਸੀ; 
ਪਰ ਉਹਨੇ ਕਦੇ ਵੀ ਸਰਕਾਰੀ ਨੌਕਰੀ ਨਾ ਕੀਤੀ । ਉਹ ਹੱਥੋਂ ਤੋਗ ਰਹਿੰਦਾ ਸੀ । ਬਾਬੇ ਨੂੰ ਕੈਦ 
ਹੋਣ ਵੇਲੇ ਉਹ ਬੀਮਾਰ ਪੈ ਗਿਆ ਅਤੇ ਮੌਤ ਤਕ ਮੰਜੇ ਨਾਲ ਲਗਿਆ ਰਿਹਾ । ਇਹਨਾਂ ਆਫ਼ਤਾਂ 
ਕਾਰਣ ਲੂ ਦੇ ਘਰ ਭੰਗ ਭੁਜਣ ਲਗ ਪਈ । ਪਰ ਉਹਦੀ ਮਾਂ ਬਹੁਤ ਹਿੰਮਤਣ ਸੀ । ਉਹਦੀ 
ਸਖਾਵਤ ਅਤੇ ਬੁਲੰਦ ਕਿਰਦਾਰ ਨੇ ਲੂ ਉਤੇ ਬੜਾ ਪ੍ਰਭਾਵ ਛਡਿਆ । ਉਹਦਾ ਇਸਤਰੀ-ਨਾਂ ਲੂ ਸੀ 
ਅਤੇ ਉਹਦੇ ਕੋਲੋ" ਹੀ ਲਸੁਨ ਨੇ ਆਪਣਾ ਕਲਮੀ ਨਾਂ ਰਖਿਆ । 

ਲੂ ਮੁਢ ਤੋ, ਹੀ ਬੜ' ਅਕਲਮੰਦ ਸੀ । ਛੋ ਸਾਲਾਂ ਦੀ ਉਮਰ ਵਿਚ ਉਹ ਆਪਣੇ ਭਾਈ- 
ਚਾਰੇ ਦੇ ਸਕੂਲ ਵਿਚ ਪੁਰਾਤਨ ਚੀਨੀ ਸਾਹਿਤ ਪੜ੍ਹਨ ਲਗ ਪਿਆ । 17 ਸਾਲਾਂ ਦੀ ਉਮਰ ਤਕ 
ਉਹ ਸ਼ਾਓਸਿੰਗ ਵਿਚ ਹੀ ਰਿਹਾ । ਪੁਰਾਤਨ ਪ੍ਰਮਾਣੀਕ ਸਾਹਿਤ ਅਤੇ ਤਵਾਰੀਖਾਂ ਤੋ` ਬਿਨਾਂ ਉਹਦੀ 
ਸਰਕਾਰੀ ਤਵਾਰੀਖ਼ਾਂ ਅਤੇ ਵਾਰਤਕ ਸੌਗ੍ਰਹਾਂ ਅਤੇ ਲੋਕ-ਕਲਾਵਾਂ ਵਿਚ ਬਹੁਤ ਦਿਲਚਸਪੀ ਸੀ । 
ਉਹ ਉਹਨਾਂ ਨੂੰ ਲਭ ਕੇ ਪੜ੍ਹਦਾ ਅਤੇ ਬੜੀ ਲਗਨ ਨਾਲ ਉਹਨਾਂ ਦੀਆਂ ਨਕਲਾਂ ਤਿਆਰ ਕਰਦਾ 

. ਅਤੇ ਇਤਿਹਾਸਕ ਪੁਰਾਣੀਆਂ ਵਸਤਾਂ ਇਕੱਠੀਆਂ ਕ੮ਦਾ । ਜ਼ੁਲਮ ਵਿਰੁਧ ਡਟਣ ਵਾਲੋਂ ਦੇਸ਼-ਭਗਤ 
ਕਵੀਆਂ, ਲਿਖਾਰੀਆਂ ਅਤੇ ਸਿਆਣਿਆਂ ਦੀਆਂ ਰਚਨਾਵਾਂ ਇਕੱਤਰ ਕਰਨ ਵਿਚ ਉਹਦੀ ਵਥੇਰੇ 
ਦਿਲਚਸਪੀ ਸੀ । 

ਉਸ ਸਮੇ ਦੀ ਸਮਾਜਕ ਵਿਕਾਸ ਦੀ ਦ੍ਰਿਸ਼ਟੀ ਤੋਂ ਜਿਸ ਗੱਲ ਨੇ ਲ੍ਰਸੂਨ ਨੂੰ ਇਨਕਲਾਬ ਵਲ 


_ਸਿਰਜਣ੍ਹਾ 07 


ਵਧਣ ਲਈ ਪ੍ਰਰਿਆ, ਉਹ ਸੀ ਵਿਦੇਸ਼ੀ ਸਾਮਰਾਜਵਾਦ ਵਲੋਂ ਦੇਸ ਉੱਤੇ ਹਮਲਾ ਅਤੇ ਚੀਨੀ 
ਜਾਗੀਰੂ ਸਮਾਜ ਦੇ ਢਹਿਢੇਰੀ ਹੋਣ ਦੀ ਸ਼ੁਰੂਆਤ । ਲੂਸੁਨ 1840 ਦੀ ਅਫ਼ੀਮ-ਜੰਗ ਦੇ ਚਾਲੀ 
ਸਾਲਾਂ ਮਗਰੋ ਅਤੇ ਤਾਈਪਿੰਗ ਇਨਕਲਾਬ ਤੋ` ਤੀਹ ਸਾਲ ਮਗਰੋ ਪੈਦਾ ਹੋਇਆ, ਉਹਦੀ ਜਵਾਨੀ 
ਵਿਚ ਚੀਨ ਬੜੇ ਚਿਰ ਤੋਂ--ਨਾਨਕਿੰਗ ਦੀ 18492 ਦੀ ਸੰਧੀ ਤੱ--ਹਮਲਾਵਰ ਸਾਮਰਾਜੀ 
ਸੰਧੀਆਂ ਨਾਲ ਨੜਿਆ ਗਿਆ ਸੀ ਅਤੇ ਅਧ-ਬਸਤੀ ਬਣ ਕੇ ਰਹਿ ਗਿਆ ਸੀ । ਸਾਮਰਾਜਵਾਦੀ 
ਹਮਲਾ ਵਧ ਰਿਹਾ ਸੀ, ਮੰਚੂ ਰਾਜਵੈਸ਼ ਭ੍ਰਿਸ਼ਟਤਾ ਦੀਆਂ ਹੱਦਾਂ ਛੁਹ ਰਿਹਾ ਸੀ । ਆਪਣੇ ਰਾਂਜ ਦੀ 
ਉਮਰ ਲੰਮੀ ਕਰਨ ਲਈ ਵਿਦੇਸ਼ੀ ਸਾਮਹਾਜੀਆਂ ਨੂੰ ਖੁਸ਼ ਕਰਨ ਲਈ ਖ਼੍ਦਮੁਖ਼ਤਿਆਰੀ ਅਤੇ 
ਇਲਾਕਾ ਦੋਈ ਜਾ ਰਿਹਾ ਸੀ । ਭਾਵੇ ਲ੍ਰਸਨ ਦੇ ਸ਼ਹਿਰ ਉਤੇ ਬਾਹਰਲੇ ਪ੍ਰਭਾਵਾਂ ਦਾ ਘਟ ਅਸਰ 
ਹੁੰਦਾ ਸੀ; ਪਰ ਚੀਨੀ ਸਮਾਜ ਅਤੇ ਸਮੁੱਚੀ ਚੀਨੀ ਕੌਮ ਨੂੰ ਦਰਪੇਸ਼ ਖ਼ਤਰੇ ਤੋਂ ਇਹ ਬਚ ਨਹੀ 
ਸੀ ਸਕਦਾ । ਦਾਨਸ਼ਮੰਦ ਸਰਕਾਰੀ ਅਹੁਦਿਆਂ ਵਾਲੇ ਟੱਬਰ ਵਿਚ ਜੰਮੇ ਹੋਣ ਕਾਰਣ ਲ੍ਰਸੁਨ ਨੰ 
ਆਪਣੇ ਨਿੱਜੀ ਤਜਰਬੇ ਤੋ ਜਾਗੀਰੂ ਰਾਜ ਦੇ ਪਤਨ ਅਤੇ ਸਾਮਰਾਜੀ ਹਮਲੇ ਬਾਰੇ ਜਾਣਿਆ ! 
ਜਾਗੀਰੂ ਸਮਾਜ ਦੇ ਜ਼ੁਲਮ ਨੂੰ ਮਹਿਸੂਸ ਕਰ ਕੇ, ਇਹਦੀਆਂ ਉਣਤਾਣੀਆਂ ਅਤੇ ਵਿਰੋਧਾਂ ਨੂੰ ਜਾਣ 
ਕੇ ਉਹਨੇ ਇਸ ਸਮਾਜ ਨੂੰ ਨਫ਼ਰਤ ਕਰਨੀ ਸਿੱਖੀ । ਜਾਗੀਰਦਾਰੀ ਨੇ ਵਪਾਰਕ ਸਰਮਾਏਦਾਰੀ /ਨਾਲ 
ਮਿਲ ਕੇ ਇਕ ਐਸਾ ਖੋਖਲਾ, ਵਾਹਯਾਤ ਅਤੇ ਬੇਢੋਗਾ ਸਭਿਆਚਾਰਕ ਵਰਤਾਰਾ ਪੈਦਾ ਕੀਤਾ; ਜੋ 
ਤੱਤ ਵਿਚ ਹਾਲੇ ਵੀ ਜਗੀਰੂ ਸੀ । ਇਹਨਾਂ ਗੱਲਾਂ ਨੇ ਵੀ ਲੂਸੁਨ ਅੰਦਰ ਨਫ਼ਰਤ ਪੈਂਦਾ ਕੀਤੀ । 
ਆਪਣੇ ਦੁਆਲੇ ਦੇ ਲੋਕਾਂ ਨੂੰ ਉਹ “ਅਜੀਬ ਨਸਲ” ਸਮਝਣ ਲੱਗ ਪਿਆ । ਉਹ ਸ਼ਾਓਸਿੰਗ ਸ਼ਹਿਰ 
ਛੱਡ ਦੇਣਾ ਚਾਹੁੰਦਾ ਸੀ; ਉਹ ਕਲਰਕ ਜਾਂ ਵਪਾਰੀ ਨਹ) ਸੀ ਬਣਨਾ ਚਾਹੁੰਦਾ; ਇਹ ਕੰਮ ਤਾਂ 
ਸ਼ਾਓਸਿੰਗ ਦੋ ਪਤਿਤ ਟੱਬਰਾਂ ਦੇ ਪੜ੍ਹੋ ਹੋਏ ਮੁੰਡੇ ਕਰਦੇ ਸਨ । 

ਅਠਾਰਾਂ ਸਾਲਾਂ ਦੀ ਉਮਰੇ ਮਾਂ ਦੇ ਜੌੜ ਕੇ ਹੱਖੇ ਅੱਠ ਡਾਲੋਂ ਲੈ ਕੇ ਲ੍ਰਸੁਨ ਮੰਚੂ ਸਰਕਾਰ 
ਵਲੋਂ ਨਾਨਕਿੰਗ ਵਿਚ ਚਲਾਈ ਜਾ ਰਹੀ ਨੇਵਲ ਅਕੈਡਮੀ ਵਿਚ ਦਾਖ਼ਲ _ਹੌਣ ਲਈ ਤੁਰ ਪਿਆ । 
ਇਥੇ ਵਿਦੇਸ਼ੀ ਸਾਇੰਸ ਅਤੇ ਤਕਨੀਕ ਫ਼ੀਸੋ ਬਿਨਾਂ ਪੜ੍ਹਾਈ ਜਾਂਦੀ ਸੀ । ਉਹਨੇ ਇਮਤਿਹਾਨ ਤਾਂ 
ਪਾਸ ਕਰ ਲਿਆ, ਪਰ ਉਹ ਸੰਸਥਾ ਵਲੋਂ” ਖੁਸ਼ ਨਹੀਂ ਸੀ । ਅਗਲੇ ਵਰ੍ਹੇ ਉਹ ਨਾਨਕਿੰਗ ਵਿਚ ਹੀ 
ਕਿਆਂਗਨਾਨ ਫ਼ੌਜੀ ਅਕਾਦਮੀ ਦੇ ਰੇਲਾਂ ਅਤੇ ਖਾਣਾਂ ਦੇ ਸਕੂਲ ਚਲਾ ਗਿਆ । 

ਇਥੇ ਉਹ ਚਾਰ ਸਾਲ ਰਿਹਾ । ਇਸ ਸਮੋ` 1808 ਦਾ ਕਾਂਗ ਯੂ-ਵਾਈ ਦਾ ਸੁਧਾਰ ਪ੍ਰੰਗਰਾਮ, 
ਸਾਮਰਾਜ ਵਿਰੋਧੀ ਬਾਕਸਰ ਬਗ਼ਾਵਤ, 1000 ਵਿਚ ਅੱਠ ਸਾਮਰਾਜੀ ਤਾਕਤਾਂ ਦਾ ਪੀਕਿੰਗ ਉਤੋਂ 
ਹਮਲਾ, 1001 ਦੀ ਬਾਕਸਰ ਸੈਧੀ ਘਟਨਾਵਾਂ ਕਾਰਣ ਦੋਸ਼ ਮੌਹਰੇ ਜ਼ਿੰਦਗੀ ਜਾਂ ਮੌਤ ਦਾ ਸਵਾਲ 
ਸੀ । ਇਹਨਾਂ ਸਾਲਾਂ ਵਿਚ ਹੀ ਉਹਦੀ ਸਿਆਸੀ ਸਝ ਬਣ ਰਹੀ ਸੀ । 1001 ਵਿਚ ਰੇਲਾਂ ਅਤੇ 
ਖਾਣਾਂ ਦੇ ਸਕੂਲ ਤੋਂ ਉਹ ਗਰੈਜੂਏਟ ਬਣਿਆ ਅਤੇ ਅਗਲੇ ਸਾਲ ਉਹ ਸਰਕਾਰੀ ਵਜ਼ੀਫੇ `ਤੇ ਜਾਪਾਨ 
ਪੜ੍ਹਾਈ ਕਰਨ ਚਲਾ ਗਿਆ । 

ਜਾਪਾਨ ਪਹੁੰਚ ਕੇ ਉਹਦੀ ਦੇਸ਼ ਭਗਤੀ ਦੀ ਭਾਵਨਾ ਬਲਵਾਨ ਹੋ ਗਈ । ਜਾਪਾਨ ਵਿਚ 
ਪੜ੍ਹਦੇ ਚੀਨੀ ਵਿਦਿਆਰਥੀਆਂ ਦੀ ਮੰਚ੍ਹ-ਵਿਰੋਧੀ ਦੇਸ਼ ਭਗਤੀ ਦੀ ਲਹਿਰ ਸਿਖਰਾਂ 'ਤੇ ਸੀ ਅਤੇ 
ਜਾਪਾਨ ਸਾਮਰਾਜਵਾਦ ਵਲ ਬੜੀ ਤੇਜ਼ੀ ਨਾਲ ਵਧ ਰਿਹਾ ਸੀ । ਚੀਨ ਦੇ ਇਨਕਲਾਬੀ ਚਿੰਤਕਾਂ 


68 ਸਿਰਜਣਾ 


ਅਤੇ ਜਾਪਾਨ ਵਿਚ ਪੜ੍ਹਦੇ ਚੀਨੀ ਵਿਦਿਆਰਥੀਆਂ ਦੇ ਥੋਥੇ ਵਿਚਾਰਾਂ ਤੌਂ ਉਹ ਬੜਾ ਨਿਰਾਸ ਸੀ । 
ਯੂਰਪੀ ਵਿਗਿਆਨ, ਫ਼ਲਸਫ਼ਾ ਅਤੇ ਸਾਹਿਤ ਪੜ੍ਹੇ ਕੇ ਉਹਦੇ ਮਨ ਵਿਚ ਬੁਰਜਵਾ ਜਮਹੂਰੀ 
ਇਨਕਲਾਬ ਦਾ ਸੌਕਲਪ ਉਘੜਿਆ । ਉਹ ਡਾਰਵਿਨ ਦੇ ਵਿਕਾਸ ਸਿਧਾਂਤ ਅਤੇ ਬਾਇਰਨ, ਸ਼ੈਲੇ, 
ਹੋਇਨ, ਪੁਸ਼ਕਿਨ, ਲਰਮਨਤੌਵ, ਮਿਕੀਵਿਕਜ਼ ਅਤੇ ਅ. ਪੀਤੋਫ਼ੀ ਵਰਗੇ ਕਵੀਆਂ ਦੇ ਅਗਾਂਹ-ਵਧੂ 
ਵਿਚਾਰਾਂ ਤੋਂ ਵੀ ਉਪਰੋਕਤ ਸਿੱਟੇ `ਤੇ ਪਹੁੰਚਿਆ ਸੀ । ਇਨਕਲਾਬ ਦੀ ਤਾਂਘ ਅਤੇ ਦੇਸ਼ ਭਗਤੀ 
_ ਦੀ ਭਾਵਨਾ ਨੇ ਵੀ ਉਹਨੂੰ ਡਾਕਟਰੀ ਵਲੋ` ਸਾਹਿਤ ਵਲ ਲਿਆਂਦਾ । ਦੋ ਸਾਲਾਂ ਮਗਰੋ ਉਹ 
ਸੈਨਦਾਈ ਦੇ ਮੈਡੀਕਲ ਕਾਲਜ ਵਿਚ ਦਾਖ਼ਲ ਹੋਇਆ; ਇਸ ਖ਼ਿਆਲ ਨਾਲ ਕਿ ਵਿਗਿਆਨਕ 
ਡਾਕਟਰੀ ਚੀਨ ਦੀ ਇਨਕਲਾਬੀ ਲਹਿਰ ਦੀ ਮਦਦ ਕਰੇਗੀ । ਪਰ ਦੋ ਸਾਲਾਂ ਮਗਰੋ ਹੀ ਕਾਲਜ 
ਵਿਚ ਇਕ ਫ਼ਿਲਮ ਦੇਖ ਕੇ ਉਹਦਾ ਮੌਹ ਭੰਗ ਹੋ ਗਿਆ । ਇਹ ਫ਼ਿਲਮ ਰੂਸੀ-ਜਾਪਾਨੀ ਜੰਗ ਬਾਰੇ 
ਸੀ, ਇਸ ਵਿਚ ਰੂਸੀਆਂ ਵਾਸਤੇ ਜਾਸੂਸੀ ਕਰਨ ਦੇ ਦੋਸ਼ ਵਿਚ ਇਕ ਚੀਨੀ ਨੂੰ ਕਤਲ ਕੀਤਾ ਜਾਂਦਾ 
ਹੈ । ਇਹਦਾ ਚੀਨੀ ਦਟਸ਼ਕਾਂ ਉੱਤੇ ਕੋਈ ਅਸਰ ਨਾ ਹੋਇਆ । ਲ੍ਰਸੁਨ ਨੂੰ ਇਹ ਮਹਿਸੂਸ ਹੋ ਗਿਆ 
ਕਿ ਚੀਨੀ ਲੌਕਾਂ ਦੀ ਬੇਦਿਲੀ ਦਾ ਇਲਾਜ ਉਨ੍ਹਾਂ ਦੇ ਸਰੀਰਾਂ ਦੇ ਇਲਾਜ ਨਾਲੋ" ਵਧੇਰੇ ਜ਼ਰੂਰੀ ਸੀ 
ਅਤੇ ਉਹਨਾਂ ਦੇ ਮਨਾਂ ਨੂੰ ਰਾਜ਼ੀ ਕਰਨ ਅਤੇ ਝੂਣਨ ਲਈ ਸਾਹਿਤ ਨਾਲੋ ਕੋਈ ਹੋਰ ਹਥਿਆਰ 
ਪ੍ਰਅਸਰ ਨਹੀ ਸੀ । ਸੋ ਉਹ ਡਾਕਟਰੀ ਦੀ ਪੜ੍ਹਾਈ ਛੱਡ ਕੇ ਸਾਹਿਤ ਵਲ ਆ ਗਿਆ । 

1911 ਦੇ ਇਨਕਲਾਬ ਤੋ` ਪਹਿਲਾਂ ਲੂਸਨ 1909 ਵਿਚ ਵਾਪਸ ਚੀਨ ਆ ਰਿਆ ਅਤੇ 
ਰਸਾਇਣ-ਵਿਗਿਆਨ ਅਤੇ ਸਰੀਰ ਵਿਗਿਆਨ ਦਾ ਅਧਿਆਪਕ ਬਣ ਗਿਆ। 19011 ਦੇ 
ਇਨਕਲਾਬ ਮਗਰੋ” ਉਹ ਸ਼ਾਓਸਿੰਗ ਨਾਰਮਲ ਸਕ੍ਹਲ ਦਾ ਪ੍ਰਿੰਸੀਪਲ ਬਣਿਆ । 1912 ਵਿਚ 
ਚੀਨੀ ਗਣਰਾਜ ਦੀ ਆਰਜ਼ੀ ਹਕ੍ਹਮਤ ਬਣਨ ਵੌਲੋਂ ਉਹ ਵਿਦਿਆ ਦੀ ਵਜ਼ਾਰਤ ਵਿਚ ਸ਼ਾਮਲ 
ਹੋਇਆ । ਇਸ ਅਹੁਦੇ ਉੱਤੇ ਉਹ 1926 ਤਕ ਰਿਹਾ । 

1018 ਵਿਚ ਚੀਨ ਵਾਪਸੀ ਤੋ` ਚੀਨੀ ਸਿਆਸੀ ਅਤੇ ਸਮਾਜੀ ਅਸਲੀਅਤਾਂ ਨਾਲ ਦੋ-ਚਾਰ 
ਹੁੰਦਿਆਂ, ਲ੍ੂਸੁਨ ਸਖ਼ਤ ਸੋਚ, ਪੀੜਾਂ ਭਰੀ ਮਾਨਸਿਕ ਭਾਲ ਅਤੇ ਅੰਦਰੂਨੀ ਭੋੜ ਦੇ ਦੌਰ ਵਿਚੀ” 
ਲੰਘਿਆ । ਉਹਦੀ ਮਾਨਸਿਕ ਬੇਚੈਨੀ ਇਸ ਕਾਰਣ ਸੀ ਕਿ 1911 ਦਾ ਇਨਕਲਾਬ ਆਪਣਾ 
ਇਤਿਹਾਸਕ ਉਦੇਸ਼ ਪੁਰਾ ਨਹੀਂ ਸੀ ਕਰ ਸਕਿਆ । ਨਿਰਾਸ ਹੋ ਕੇ ਸ਼ੌਕਾਵਾਂ ਦਾ ਸ਼ਿਕਾਰ ਹੋ ਗਿਆ 
ਅਤੇ ਨਵੇ" ਸਿਰਿਓ' ਮਸਲਿਆਂ ਦਾ ਹਲ ਲੱਭਣ ਲੱਗਾ । 

1011 ਦੇ ਇਨਕਲਾਬ ਨੇ ਸਿਰਫ ਮੰਚੂ ਰਾਜਵੰਸ਼ ਨੂੰ ਹੀ ਥੱਲੇ ਲਾਹਿਆ ਸੀ, ਜਦ ਕਿ 
ਸਮਾਰਾਜਵਾਂਦ ਅਤੇ ਜਾਗੀਰਦਾਰੀ ਓਵੇਂ ਦੇ ਓਵੇਂ ਕਾਇਮ ਸਨ । ਸਿਆਸੀ ਤਾਕਤ ਜੰਗਥਾਜ਼ਾਂ 
ਅਤੇ ਸਿਆਸੀ ਮਾਰਕੇਬਾਜ਼ਾਂ ਦੇ ਹੱਥ ਆ ਗਈ ਸੀ ਜਿਨ੍ਹਾਂ ਨੂੰ ਸਾਮਰਾਜੀ ਚੀਨ _ ਵਿਰੁਧ ਆਪਣੀਆਂ 
ਹਮਲਾਵਰ ਕਰਤ੍ਰਤਾਂ ਵਧਾਉਣ ਲਈ ਵਰਤ ਰਹੇ ਸਨ । ਵਿਚਾਰ-ਖੇਤਰ ਵਿਚ ਪਿਛਾਂਹ-ਖਿੱਚੂ ਲਹਿਰ 
ਆਪਣਾ ਅਸਰ ਦਿਖਾ ਰਹੀ ਸੀ । 

ਭਾਵੇ ਲੂਸਨ ਨੂੰ ਬੁਰਜੁਵਾ ਜਮਹੂਰੀਅਤ ਦੀ ਧਾਰਨਾ ਨੂੰ ਸਮਝ ਲਿਆ ਸੀ, ਜੋ ਜਾਗੀਰਦਾਰੀ 
ਨਾਲ ਸਮਝੌਤਾਕਰੂ ਸੁਧਾਰਾਂ ਨੂੰ ਰੱਦ ਕਰਦੀ ਸੀ, ਤਾਂ ਵੀ ਉਹਦੇ ਲਈ ਇਹ ਸਿਰਫ਼ ਇਕ ਆਦਰਸ਼ 
ਹੀ ਸੀ । ਉਸ ਸਾਹਵੇ' ਇਹ ਸਪਸ਼ਟ ਨਹੀ ਸੀ ਕਿ ਇਹ ਇਨਕਲਾਬ ਕਿਵੇ” ਸਿਰੇ ਚੜ੍ਹੇਗਾ, ਇਹਨੇ 


ਸਿਰਜਣਾ 69 


ਕਿਸ ਤਾਕਤ ਉਤੇ ਟੇਕ ਰਖਣੀ ਸੀ ਜਾਂ ਇਹਨੂੰ ਜਿੱਤ ਤਕ ਕਿਸ ਨੇ ਅਗਵਾਈ ਦੌਣੀ ਸੀ । ਉਹਨੂੰ 
ਲੋਕਾਂ ਦੀ ਖ਼ਾਸ ਕਰ ਕਿਸਾਨਾਂ ਦੀ ਇਨਕਲਾਬੀ ਸਪਿਹਟ ਅਤੇ ਤਾਕਤ ਉੱਤੇ ਸ਼ਕ ਸੀ, ਅਤੇ ਇਸ 
ਨੂੰ ਘਟਾ ਕੇ ਢੇਖਦਾ ਸੀ । ਇਹਨਾਂ ਸਵਾਲਾਂ ਦਾ ਜਵਾਬ 1917 ਦੇ ਰੂਸੀ ਅਕਤ੍ਰਬਰ ਟਿਨਕਲਾਬ 
ਅਡੇ ਚਾਰ ਮਈ ਦੇ ਮੌਰਚੇ ਨੇ ਦਿੱਤਾ । 

ਲੂਸੁਨ ਦੀ ਮਾਨਸਿਕ ਬੇਚੈਨੀ ਅਤੇ ਤਨਹਾਈ ਚਾਰ ਮਈ ਦੇ ਮੌਰਚੇ ਨਾਲ ਖ਼ਤਮ ਹੋ ਗਈ । 
ਇਹ ਮੌਰਚਾ ਪੁਰਾਣੇ ਅਤੇ ਨਵੇ ਵਿਚਕਾਰ ਵੰਡਵੀ' ਲਕੀਰ ਖਿਚਦਾ ਹੈ । ਪਹਿਲੀ ਵੱਡੀ ਜੰਗ 
ਕਾਰਣ, ਯੂਰਪ ਅਤੇ ਅਮਰੀਕਾ ਦੀਆਂ ਸਾਮਰਾਜੀ ਤਾਕਤਾਂ ਆਪਣੀ ਜੈਗੀ-ਖੋਹ ਉਡਾਉਣ ਵਿਚ 
ਰੁਝੀਆਂ ਹੋਈਆਂ ਸਨ ਅਤੇ ਕੁਝ ਚਿਰ ਤਕ ਚੀਨ ਉਪਰ ਉਹਨਾਂ ਦਾ ਕਬਜ਼ਾ ਅਤੇ ਜਬਰ ਰਤਾ ਕੁ 
ਘਟਿਆਂ । ਇਸ ਨਾਲ ਚੀਨ ਦੇ ਕੌਮੀ ਪੂੈਜੀਵਾਦ ਨੂੰ ਕੁਝ ਵਿਕਾਸ ਕਰਨ ਦਾ ਮੌਕਾ ਮਿਲਿਆ ਅਤੇ 
ਪ੍ਰੀਲਤਾਰੀ ਜਮਾਤ ਵੀ ਪੈਂਦਾ ਹੋਈ । ਦੂਜੇ ਹੱਥ, 1917 ਦੇ ਅਕਤ੍ਰਬਰ ਇਨਕਲਾਬ ਨੇ ਨਵੀ” 
ਚੜ੍ਹਤ ਲੈ ਆਂਦੀ ਅਤੇ ਇਨਕਲਾਬੀ ਦਾਨਸ਼ਵਰਾਂ (ਮੁਖ ਤਾਕਤ ਮਾਓ-ਜ਼ੇ-ਤੁੰਗ ਅਤੇ ਹੋਰ 
ਵਿਦਿਆਰਥੀਆਂ ਅਤੇ ਇਨਕਲਾਬੀਆਂ ਦੀ ਸੀ) ਦੀ ਅਗਵਾਈ ਵਿਚ ਪੂਰੀ ਸੂਰੀ ਸਾਮਹਾਜ- 
ਵਿਰੋਧੀ, ਜਾਗੀਰਦਾਰ-ਵਿਰੋਧੀ ਇਨਕਲਾਬੀ ਜਦੋ-ਜਹਿਦ ਅਗਾਂਹ ਵਧ ਹਹੀ ਸੀ । ਪ੍ਰ ਲਤਾਰੀ ਦੇ 
ਸਿਆਸੀ ਪਿੜ ਵਿਚ ਆ ਜਾਣ ਨਾਲ 1921 ਵਿਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਨੀਂਹ 
ਰਖੀ ਗਈ । 

ਅਪੂੰਲ 1918 ਨੂੰ ਆਪਣੇ ਕਲਮੀ ਨਾਂ ਹੇਠ, ਜਿਸ ਨੇ ਮਗਰੋਂ” ਜਾ ਕੇ ਸੈਸਾਰ ਪ੍ਰਸਿਧ ਨਾਂ ਬਣ 
ਬਣ ਜਾਣਾ ਸੀ, ਲ੍ਸੁਨ ਨੇ ਨਵੀ ਜਵਾਨੀ ਵਿਚ ਆਪਣੀ ਪਹਿਲੀ ਕਹਾਣੀ ਪਾਗਲ ਦੀ 
ਡਾਇਰੀ ਛਪਵਾਈ । ਇਹ ਕਹਾਣੀ ਚੀਨੀ ਜਾਗੀਰੂ ਨਿਜ਼ਾਮ ਅਤੇ ਪੁਰਾਣੇ ਸੌਸਕਾਰਕ _ਕਨਫੀਊਸ਼ਸ 
ਮੱਤ ਉਤੇ ਕਰਾਰੀ ਚੋਟ ਸੀ । ਇਸ ਦੇ ਛਪਣ `ਤੇ ਇਹਨੂੰ ਚੀਨ ਦੇ ਨਵੇ' ਸਾਹਿਤ ਦੀ ਪਹਿਲੀ 
ਰਚਨਾਤਮਕ ਕਿਰਤ ਤਸਲੀਮ ਕੀਤਾ ਗਿਆ । 

ਇਸ ਸਮੋ' ਲੂਸੁਨ ਨੇ ਸਮਾਜੀ ਮਸਲਿਆਂ ਬਾਰੇ ਲੇਖ ਲਿਖਣੇਂ ਸ਼ੁਰੂ ਕੀਤੇ । 102% ਵਿਚ ਛਪੀ 
ਉਹਦੀ ਪਹਿਲੀ ਕਹਾਣੀਆਂ ਦੀ ਕਿਤਾਬ `ਹਥਿਆਹਾਂ ਲਈ ਸੱਦਾ' ਨੇ ਉਹਨੂੰ ਨਵੇ ਸਾਹਿਤ ਅਤੇ ਯਥਾਰ 
-ਥਵਾਦ ਦਾ ਪਿਤਾਮਾ ਬਣਾ ਦਿਤਾ । ਆਪਣੀ ਕਲਮ ਨਾਲ ਜਗ ਲੜਦਿਆਂ ਲ੍ਰਸੂਨ ਨੇ ਆਪਣੇਂ ਸਮੇ 
ਦੇ ਨੌਜਵਾਨਾਂ ਨਾਲ ਰਾਬਤਾ ਕਾਇਮ ਕਰੀ ਰਖਿਆ ! 1920 ਤੋ” ਉਹ ਕੌਮੀ ਅਧਿਆਪਕ ਕਾਲਜ 
ਅਤੇ ਪੀਕਿੰਗ ਯੂਨੀਵਰਸਟੀ ਵਿਚ ਲੈਕਚਰਾਰ ਰਿਹਾ । ਉਹ ਇਕ ਰੋਜ਼ਾਨਾ ਅਖ਼ਬਾਰ ਦੇ ਜ਼ਮੀਮ ਦਾ 
ਸੌਪਾਦਨ ਕਰਦਾ ਸੀ ਅਤੇ ਨੌਜਵਾਨ ਲੇਖਕਾਂ ਨੂੰ ਸਾਹਿਤਕ ਜਥੇਬੈਦੀਆਂ ਕਾਇਮ ਕਰਨ ਲਈ 
ਅਗਵਾਈ ਦਿੰਦਾ ਰਿਹਾ । ਅਗਸਤ 1926 ਵਿਚ ਪਿਛਾਂਹ-ਖਿੱਚੂ ਜੈਗਬਾਜ਼ ਸਰਕਾਰ ਨੇ ਉਹਨੂੰ ਪੀਕਿੰਗ 
ਛੱਡਣ ਤੇ ਮਜਬੂਰ ਕਰ ਦਿੱਤਾ । ਇਸ ਵੇਲੇ ਦੱਖਣ ਚੀਨ ਵਿਚ ਇਨਕਲਾਬੀ ਲਹਿਰ ਜ਼ੋਰਾਂ 'ਤੇ ਸੀ । 
ਇਸੇ ਸਾਲ ਉਹਦਾ ਦੂਜਾ ਕਹਾਣੀ ਸੰਗ੍ਰਹਿ ਛਪਿਆ । 1918-1926 ਉਹਦੇ ਸ਼ਾਨਦਾਰ 
ਉਪਜਾਉ_ ਲੇਖਨ ਦਾ ਦੌਰ ਸੀ । ਦਰਜਾ ਦੌਰ ਸੀ 1937 ਤੋ 1936 ਉਹਦੀ ਮੌਤ ਤੱਕ । ਇਸ 
ਦੌਰਾਨ ਉਹ ਸੈਘਾਈ ਵਿਚ ਹੀ ਤਿਹਾ । ਪੀਕਿੰਗ ਛਡਣ ਤੋ ਪਹਿਲਾਂ ਚਾਰ ਜਿਲਦਾਂ ਵਿਚ ਚੋਣਵੇਂ 
ਲੇਖ, ਇਕ ਜਿਲਦ ਵਾਰਤਕ ਕਵਿਤਾਵਾਂ ਦੀ, ਚੀਨੀ ਨਾਵਲ ਦਾ ਸੈਖੇਪ ਇਤਿਹਾਸ, ਇਤਿ- 
ਆਦਿ ਲਿਖੇ । ਇਸ ਦੌਰ/ਨ ਆਪਣੀਆਂ ਮੌਲਿਕ ਕਿਰਤਾਂ ਨਾਲੋ ਉਹਨੇ ਵਧੇਰੇ ਅਨੁਵਾਦ ਕੀਤੇ । 
70 ਸਿਰਜਣਾ 


ਉਹਨੇ ਲੋਕਾਂ ਨੂੰ ਸੋਵੀਅਤ ਯੂਨੀਅਨ ਦੇ ਸਾਹਿਤਕ ਸਿਧਾਂਤਾਂ ਅਤੇ ਬਲੌਕ ਦੀ ਕਵਿਤਾ ਬਾਰਾਂ ਤੌਂ 
ਜਾਣੂ ਕਰਵਾਇਆ ਸੀ । 
ਲੂਸੂਨ ਨੇ ਆਪਣੇ ਪੀਕਿੰਗ ਨਿਵਾਸ ਢੌਰਾਨ ਹਾਲੇ ਪ੍ਰੰ ਲਤਾਰੀ ਦ੍ਰਿਸ਼ਟੀਕੋਣ ਅਤੇ ਮਾਰਕਸ- 
ਵਾਦੀ-ਲੈਨਿਨਵਾਦੀ ਵਿਚਾਰਧਾਰਾ ਨਹੀਂ ਸੀ ਅਪਣਾਈ, ਪਰ ਕਿਉਕਿ ਉਹ ਜਾਗੀਰਦਾਰੀ ਦਾ ਪੱਕਾ 
ਫੌਰੀ ਸੀ, ਕਿਉਕਿ ਨਵ-ਜਮਹੂਰੀਅਤ ਦੀਆਂ ਲੋੜਾਂ ਮੂਜਬ ਉਹਦੀਆਂ ਸਾਰੀਆਂ ਲੜਾਈਆਂ ਅਖ਼ੀਰ 
-=ਤਕ ਸਨ, ਅਤੇ ਹੌਰ ਕਿਉਂਕਿ ਉਹ ਇਨਕਲਾਬ ਦੀ ਨਿਰਭੈ, ਡੱਟਵੀ' ਅਤੇ ਦ੍ਰਿੜ੍ਹ ਸਪਿਰਟ ਦਾ 
ਅਕਸ ਸੀ; ਸੌ ਅਖ਼ੀਰ ਵਿਚ ਉਹ ਨਵ-ਜਮਹੂਰੀ ਇਨਕਲਾ੧ ਦਾ ਚੋਤਕ ਅਤੇਂ ਮੌਹਰੀ ਬਣ ਗਿਆ । 
੍ ਅਗਸਤ 1086 ਵਿਚ ਲੂਸੁਨ ਪੀਕਿੰਗ ਛਡ ਕੇ ਅਮੌਏ ਆ ਗਿਆ ਅਤੇ ਅਮੌਏ ਯੂਨੀ- 
ਵਰਸਿਟੀ ਵਿਚ ਸਾਹਿਤ ਦਾ ਪ੍ਰੰਫੈਸਰ ਲਗ ਗਿਆ; ਪਰ ਇਸੇ ਸਾਲ ਦਸੈਬਰ ਵਿਚ ਅਸਤੀਫ਼ਾ ਦੇ 
ਦਿੱਤਾ । ਜਨਵਰੀ 1027 ਵਿਚ ਉਹ ਕੈਨਟਨ ਚਲਾ ਗਿਆਂ । ਸਨਯਾਤ ਸੇਨ ਯੂਨੀਵਰਸਟੀ ਦੇ 
ਚੀਨੀ ਬੋਲੀ ਅਤੇ ਸਾਹਿਤ ਦੇ ਵਿਭਾਗ ਦਾ ਮੁਖੀ ਅਤੇਂ ਡੀਨ ਬਣਿਆ । ਉਸ ਵਰ੍ਹੇ ਅਪਰੈਲ ਵਿਚ 
੩ ਜਦ ਚਿਆਂਗ ਕਈ ਸ਼ੈਕ ਨੇ ਇਨਕਲਾਬ ਨਾਲ ਗ਼ਦਾਰੀ ਕ: ਕੇ ਕਮਿਊਨਿਸਟ ਪਾਰਟੀ ਦੇ ਮੈੱਬਾਂਰਾਂ 
_ ਅਤੇ ਰੌਰ ਲੋਕਾਂ ਨੂੰ ਚੁਣ ਚੁਣ ਕੈ ਕਤਲ ਕੀਤਾ, ਤਾਂ ਸਨਯਾਤ-ਸੇ? ਯੂਨੀਵਰਸਿਟੀ ਦੇ ਰ ਕੁਝ 
੧ ਵਿਦਿਆਰਥੀ ਫੜ ਕੇ ਕਤਲ ਕਰ ਦਿਤੇ ਗਏ । ਜਦ ਲੂਸ੍ਨ ਦੀਆਂ ਉਹਨਾਂ ਵਾਸਤੇ ਕੋਸ਼ਿਸ਼ਾਂ 
ਅਜਾਈ' ਗਈਆਂ ਤਾਂ ਉਹਨੇ ਗੁੱਸੇ ਵਿਚ ਅਸਤੀਫ਼ਾ ਦੇ ਦਿਤਾ । ਇਸ ਪਿਛੋਂ ਉਹਨੂੰ ਆਪ ਨੂੰ 
ਖ਼ਤਰਾ ਸੀ; ਸੋ ਉਹ ਸੌਘਾਈ ਆ ਗਿਆਂ । ਇਥੇ ਉ1 ਮੌਤ ਤਕ ਹਿਹਾ । ਇਥੇ ਉਹਨੇ ਕੋਈ ਨੌਕਰੀ 
ਨਹੀਂ ਕੀਤੀ, ਸਾਰਾ ਸਮਾਂ ਸਾਹਿਤ ਰਚਨਾ ਅਤੇ ਸਾਹਿਤਕ ਲਹਿਰ ਦੇ ਹੀ ਲੇਖੇ ਲਾਇਆ । 

1928 ਵਿਚ ਵੇਗ ਧਾਰਾ ਪਰਚਾ ਛਾਪਣਾ ਸ਼ੁਰੂ ਕੀਤਾ ਅਤੇ ਮਾਰਕਸਵਾਦ-ਲੈਨਿਨਵਾਦ 
ਦੀ ਸਮਾਜੀ ਸਾਇੰਸ ਦਾ ਅਧਿਐਨ ਸ਼ੁਰੂ ਕੀਤਾ । ਮਾਹਕਸੀ-ਲੈਨਿਨੀ ਸਾਹਿਤਕ ਸਿਧਾਂਤਾਂ ਨੂੰ ਚੀਨੀ 
ਵਿਚ _ਉਲਥਾਇਆ । ਇਸੇ ਦੌਰਾਨ ਕਮਿਊਨਿਸਟ ਪ.ਰਟੀ ਦੇ ਨੇੜੇ ਹੋ ਕੇ ਇਹਦੀਆਂ ਚਲਾਈਆਂ 
ਜਨਤਕ ਲਹਿਰਾਂ ਵਿਚ ਹਿੱਸਾ ਲੈਣ ਲੱਗਾ । ਜਦ ''ਖੱਤੋ-ਪੱਖੀ ਲੇਖਕਾਂ ਦੀ ਚੀਨ ਲੀਗ ਮਾਰਚ 
1930 ਨੂੰ ਸ਼ੌਘਾਈ ਵਿਚ ਕਾਇਮ ਕੀਤੀ ਗਈ, ਤਾਂ ਇਸ ਇਤਿਹਾਸਕ ਘਟਨਾ ਦਾ ਰੂਹੇ-ਰਵਾਂ 
ਲ੍ਰਸਨ ਹੀ ਸੀ । ਜਨਵਰੀ 1933 ਨੂੰ ਉਹ ਸੋਘਾਈ ਸਧਿਤ ਜਰਮਨ ਕਾਨਸ੍ਰਲੋਟ ਨੂੰ ਨਾਜ਼ੀਆਂ ਦੋ 
. ਜ਼ੁਲਮਾਂ ਵਿਰੁਧ ਆਪ ਰੋਸ ਪੱਤਰ ਦੇਣ ਗਿਆ । 
੍‌ ਉਹਨੇ ਆਪਣੇ ਆਖ਼ਰੀ ਦਸ ਸਾਲਾਂ ਵਿਚ ਪਹਿਲੇ ਦੌਰ ਨ'ਲੋਂ` ਵਧ ਸਾਹਿਤ ਸਿਰਜਣਾ 
| ਗੌਤੀ । ਵਾਰਤਕ ਦੀਆਂ ਨੌ ਜਿਲਦਾਂ ਲਿਖੀਆਂ: ਇਤਿਹਾਸਿਕ ਵਿਸਿਆਂ `ਤੇ ਕਹਾਣੀ ਸੌਗ੍ਰਹਿ 

ਲਿਖਿਆ । ਪਲੈਖਾਨੋਵ, ਲੂਨਾਚਾਰਸਕੀ, ਫ਼ਾਦੀਏਵ, ਗੌਟਕੀ, ਗੋਗੋਲ, ਸ਼ੋਲੌਖੋਵ ਆਦਿ ਰੂਸੀ 

ਲੋਖਕਾਂ ਦੀਆਂ ਕਿਰਤਾਂ ਦਾ ਚੀਨੀ ਅਨੁਵਾਦ ਕੀਤਾ । ਇਹਨਾਂ ਸਾਲਾਂ ਵਿਚ ਹੀ ਉਹਨੇ ਚੀਨੀ 

ਲੋਕਾਂ ਨੂੰ ਰੂਸੀ ਕਾਠਚਿਤ੍ਰਾਂ (%੦੦8੦06) ਅਤੇ ਜ-ਮਨ ਚਿਤ੍ਰਕਾਰ ਕੋਲਵਿਟਜ਼ ਦੀ ਵਾਕਫੀਅਤ 
ਕਰਾਈ । 

ਰਿਆਂਗ ਕਾਈ ਸ਼ੈਕ ਵਲੋਂ ਚਿੱਟੇ ਜਬਰ ਅਤੇ 'ਘੇਰੋਂ ਤੇ ਖ਼ਤਮ ਕਰੋ' ਦੇ ਸਖ਼ਤ ਦਹ ਵਿਚ ਵੀ 

=- ਲੂਸੂਨ ਸਾਬਤ ਕਦਮੀ ਨਾਲ ਸਾਹਿਤਕ ਅਤੇ ਸਮਾਜੀ ਸਹਗਤਮੀਆਂ ਵਿਚ ਰੁੱਝਾ ਰਿਹਾ । ਬਹੁਤ 

ਜ਼ਿਆਦਾ ਕੰਮ ਕਰਨ ਨਾਲ ਅਤੇ ਤਪਦਿਕ ਕਾਰਣ ਲ੍ਰਜਨ ਦੀ 19 ਅਕਤ੍ਰਬਰ 1936 ਨੂੰ ਸ਼ੋਘਾਈ 


ਵਿਚ ਮੌਤ ਹੋ ਗਈ । 


ਤ੍ਰਾਦ 


[ਫੈਂਗ ਸਿਉ ਫੈੱਗ ਦੇ ਲੇਖ 'ਤੋ ਆਧਾਰਿਤ] 
ਸਿਰਜਣਾ ਨ 


ਕਾਠ ਦੀ ਲੱਤ 
“ਡੈਡਾਰੀ ਦੀ ਕਹਾਣੀ ਦੀ ਇਸ ਖ਼੍ਰਬੀ ਦਾ ਮੈ ਕਾਇਲ ਰਿਹਾ ਹਾਂ ਕਿ ਉਹ ਮੁੱਖ ਪਾਤਰ ਦੇ _ 
ਧੁਰ ਐਦਰ ਟਕਰਾਂਦੀਆਂ ਦੋ ਵਿਰੋਧੀ ਹਾਲਤਾਂ ਨੂੰ ਇੰਜ ਹੱਲ ਕਰਕੇ ਰੱਖ ਦਿੰਦਾ ਹੈ ਜਿਵੇ“ ਪਰੁ 
ਫੁੱਟਦੀ ਹੈ, ਜਾਂ ਕੁਦਰਤ ਦਾ ਕੋਈ ਹੋਰ ਅਮਲ ਅਤਿ ਸਾਦਗੀ ਨਾਲ ਹੁੰਦਾ ਹੈ ਜਾਂ ਬਿਲਕਲ ਜਿਵੇ” 
ਚਪੇੜ ਮਾਰਕੇ ਇਕ ਮਾਂ ਮੁੜ ਆਪਣੇ ਬੱਚੇ ਨੂੰ ਚੁੱਮਣ ਲੱਗ ਪੈਦੀ ਹੈ ।” ਰਘੁਬੀਰ ਢੌਡ ਦੀ ਗੱਲ 
ਨਾਲ ਸਹਿਮਤ ਹੁੰਦਾ ਹੋਇਆ ਵੀ ਮੈਂ ਅਜਿਹੀ ਟਿਪਣੀ ਨੂੰ ਗਾਲਪਿਕ ਆਲੋਚਨਾ ਹੀ ਕਹਾਂਗਾ । 
ਇਨ੍ਹਾਂ ਕਹਾਣੀਆਂ ਦਾ ਪੰਜ ਸੱਤ ਵਾਰ ਪਾਠ ਕਰਨ ਉਪਰੇਤ ਵੀ ਮੈਂ ਇਹ ਦਾਅਵਾ ਨਹੀਂ` ਕਰ 
ਸਕਦਾ ਕਿ ਮੈਨੂੰ ਇਨ੍ਹਾਂ ਦੀ ਪੂਰੀ ਤਰ੍ਹਾਂ ਸਮਝ ਅ ਗਈ ਹੈ, ਭਟਕੇ ਹੋਏ ਲੋਕ, ਖੋਇਆ ਹੋਇਆ 
ਚਿਹਰ' ਅਤੇ ਕਾਠ ਦੀ ਲੱਤ ਵਿਚ ਬਿਆਨ ਦੀ ਰੌਚਕਤਾ, ਭਾਸ਼ਾ ਦੀ ਸਾਦਗੀ ਅਤੇ ਘਟਨਾਵਾਂ ਦੀ 
ਸੁਭਾਵਿਕਤਾ ਹੋਣ ਦੇ ਬਾਵਜੂਦ ਵੀ ਅਸਲ ਗੱਲ ਮੇਰੇ ਪਿੜ ਪੱਲੇ ਨਹੀਂ ਪਈ । ਇਸ ਲਈ ਇਨ੍ਹਾਂ 
ਤਿੰਨ ਕਹਾਣੀਆਂ ਦੀ ਚਰਚਾ ਨਹੀ ਕਰ ਸਕਾਂਗਾ । ਖਿਮਾ । 
ਭੰਡਾਰੀ ਦੀਆਂ ਇਸ ਸੰਗ੍ਰਹਿ ਕਹਾਣੀ ਸੰਗ੍ਰਹਿ, (ਨਵਯੁੱਗ ਪਬਲਿਸ਼ਰਜ਼, ਚਾਂਦਨੀ ਚੌਕ, 
ਦਿੱਲੀ, ਪੈਨੇ 112, ਕੀਮਤ 7 ਰੁਪਏ) ਵਿਚਲੀਆਂ ਕਹਾਣੀਆਂ ਦੇ ਕੇਵਲ ਦੋ ਪਾਤਰ _ 
ਹਨ : ਔਰਤ ਜੋ ਵਫ਼ਾ ਦੀ ਮੂਰਤ ਅਤੇ ਜਬਰ ਦੀ ਸ਼ਿਕਾਰ ਹੈ : ਕਲਰਕ ਜੋ 
ਮਹੱਤਵਾਕਾਂਖ਼ੀ ਪਰ ਤਰਸ ਦਾ ਪਾਤਰ ਹੈ । ਇਹ ਦੋਵੇ ਚਿਹਰੇ ਵੱਖੋ ਵੱਖ ਪਰਿਸਥਿਤੀਆਂ ਵਿਚੋ” 
ਲੰਘਦੇ ਹਨ ਅਤੇ ਨਵੀ" ਕਹਾਣੀ ਦਾ ਆਧਾਰ ਬਣੀ ਜਾਂਦੇ ਹਨ । ਜਿਆਦਾਤਰ ਇਹ ਪਾਤਰ 
ਵਰਤਮਾਨ ਦੀ ਦਲਦਲ ਵਿਚ ਖੁੱਭੇ ਅਤੀਤ ਵਲ ਝਾਕੀ ਜਾਂਦੇ ਹਨ । ਔਰਤ ਪਾਕ ਹੈ, ਦਲੇਰ 
ਹੈ, ਮਹਾਨ ਹੈ । ਮਰਦ ਜ਼ਾਲਿਮ ਹੈ, ਭੌਡਾ ਹੈ, ਨਪੁੰਸਕ ਹੈ । ਪਰੈਤ੍ਰ ਇਹ ਸਭ ਚਿੱਤ੍ਰਣ ਭੰਡਾਰੀ 
ਭੋਲੇ ਭਾਅ ਹੀ ਕਰ ਜਾਂਦਾ ਹੈ । ਔਰਤ ਪ੍ਰਤਿ ਉਸਦੀ ਹਮਦਰਦੀ ਬਹੁਤਵਰ ਮਰਦ ਨਾਲ ਵਧੀਕੀ 
ਕਰ ਜਾਂਦੀ ਹੈ । ਨਾਰੀ ਉਸਦੇ ਲਖਨ ਦਾ ਇਸ਼ਟ ਪ੍ਰਤੀਤ ਹੁੰਦੀ ਹੈ । ਦੂਜੇ ਪਾਸੇ ਇਕ ਕਲੱਰਕ 
ਦੀ ਜ਼ਿੰਦਗੀ, ਉਮਰ ਭਰ ਦੀ ਬੁਜ਼ਦਿਲੀ ਉਸ ਦੀ ਕਲਮ ਨੂੰ ਘੇਰੀ ਖਲੌਤੀ ਹੈ । 
ਹੁਣ ਅਸੀਂ ਭਾਵਕਤਾ ਦੇ ਮੁਖ਼ੌਟੇ ਨੂੰ ਇਕ ਪਾਸੇ ਰੱਖ ਕੇ ਇਨ੍ਹਾਂ ਦੋ ਪਾਤਰਾਂ ਨਾਲ ਜਾਣ 
ਪਛਾਣ ਕਰਨ ਦਾ ਯਤਨ ਕਰਾਂਗੇ । “ਔਰਤ ਤੋ ਔਰਤ ਤੱਕ” ਦੀ ਲਾਜਵਰੀ ਐਲਾਨ ਕਰਦੀ ਹੈ : 
ਮੈਨੂੰ ਆਦਮੀਆਂ ਨਾਲ ਨਫ਼ਰਤ ਹੈ । ਖ਼ਾਸ ਕਰਕੇ ਲੇਖਕਾਂ ਨਾਲ । ਇਹ ਲੌਕ ਮਿੱਠੀਆਂ 
ਮਿੱਠੀਆਂ ਗੱਲਾਂ ਕਰਕੇ ਔਰਤਾਂ ਨੂੰ ਭਰਮਾਉ'ਦੇ ਹਨ । ਆਲਸ ਵਿਚ ਮਰ ਰਹੇ ਦਕੀਆ 
ਨ੍ਸੀ ਲੌਕ ਹਨ ਇਹ । ਖਾਹ ਮਖ਼ਾਹ ਨੇੜੇ ਹੋਣ ਦੀ ਲਾਲਸਾ ਵਿਚ ਘਿਰੇ ਰਹਿਣ ਵਾਲੇ । 
ਜਿਵੇਂ" ਇਨ੍ਹਾਂ ਨੂੰ ਟੀ ਬੀ. ਹੋਈ ਹੋਈ ਹੋਵੇ । ਜਾਂ ਕੋਈ ਹੌਰ ਘਾਤਕ ਬੀਮਾਰੀ । 
ਕਹਾਣੀ ਦਾ ਸਿਖਰ ਉਦੋਂ" ਹੁੰਦਾ ਹੈ ਜਦ ਲਾਜਵਰੀ ਅਤੇ 'ਮੋਂ` ਵਿਚਾਲੇ ਕਪੜਿਆਂ 
ਦੀ ਵਿੱਥ ਵੀ ਨਹੀ” ਰਹਿੰਦੀ । ਲਾਜਵਰੀ ਦੀ 'ਮੈ” ਨੂੰ ਲਿਖੀ ਚਿੱਠੀ ਦਾ ਐਤ ਇਹ ਫਿਲਾਸਫ਼ੀ 


72 ਸਿਰਜਣਾ 


ਦੇੱਦਾ ਹੈ : 
ਇਕ ਦੌਜ਼ਖ ਦੀ ਅੱਗ ਹੈ ਮੇਰੇ ਢਿੱਡ ਵਿਚ । ਜੌ ਮੈਨੂੰ ਸਾੜ _ਰਹੀ_ਹੈ । ਲੱਗਦਾ ਹੈ 
ਜਿਹੜਾ ਮਨੁੱਖ ਮੈਨੂੰ ਪਹਿਲੀ ਹੀ ਰਾਤੇ ਛੱਡ ਕੇ ਕਿਤੇ ਚਲਾ ਗਿਆ ਸੀ ਹੁਣ ਉਹ ਮੇਰੇ ਢਿੱਡ 
ਵਿਚ ਤਰਲੋਂ ਮੱਛੀ ਹੋ ਰਿਹਾ ਹੈ । 

ਤੇ ਕਹਾਣੀਕਾਰ ਸਿੱਟਾ ਕੱਢਦਾ ਹੈ : 

ਇਹ ਇਕ ਸੱਚ ਹੈ । ਜੋ ਹਰ ਸਦੀ ਵਿਚ ਫਾਹੇ ਲੱਗਦਾ ਹੈ ! ਇਨਸਾਫ਼ ਦੀ 

ਖ਼ਾਤਿਰ ਚੀਕਦਾ, ਕੁਰਲਾਉਂਦਾ ਹੈ ਤੇ ਫੋਰ ਲੁੜ੍ਹਕ ਜਾਂਦਾ ਹੈ । ਸੱਚ ਚੁਰਾਹੇ ਵਿਚ ਨਹੀ' 

ਸਗੋਂ ਘਰ ਦੀਆਂ ਚਾਰ ਦੀਵਾਰੀਆਂ ਵਿਚ ਦਮ ਘੁਟ ਕੇ ਮਰਦਾ ਹੈ । ਚੌਰਾਹੇ ਵਿਚ ਤਾਂ 
ਕੇਵਲ ਵਿਖਾਵਾ ਹੁੰਦਾ ਹੈ । 
ਇੰਜ ਹੋਰ ਵੀ ਕਈ ਕਹਾਣੀਆਂ ਵਿਚ ਭੰਡਾਰ] ਅਖ਼ੀਰ ਤੇ ਕੁਝ ਦਾਰਸ਼ਨਿਕ ਫ਼ਿਕਰੇ ਲਿਖ ਜਾਂਦਾ 
ਹੈ ਜੌ ਆਪਣੇ ਆਪ ਵਿਚ ਬਹੁਤ ਮਾਰਮਿਕ ਤੇ ਅਰਥ ਭਰਪੂਰ ਹੁੰਦੇ ਹਨ ਪਰ ਕੱਥ ਨਾਲ ਮੇਚ 
ਨਹੀ' ਖਾਂਦੇ । 

“ਲੱਛਮੀ ਵਿਚਲਾ ਮਾੜਾ ਸਿੰਘ ਫੌਜੀ, 'ਵਿਸ਼ਵਾਸ ਹੋ ਜਾਣ ਤੋ ਪਿੱਛੁ” ਦਾ ਸ਼ਿਵਪ੍ਰਸਾਦ 
ਮਿੱਡਾ, “ਗਿਲਾ” ਦੇ ਬੰਤ੍ਰ ਤੇ ਚੰਨਣ, 'ਨਵਾਂ ਦਿਲ' ਦਾ ਪੁੰਨਾ ਲਾਲ ਖੋੜਾ ਆਦਿ ਅਜਿਹੇ ਮਰਦ 
ਹਨ ਜੌ ਜਾਂ ਤਾਂ ਔਰਤਾਂ ਦੀ ਖਰੀਦੋ ਫਰੋਖਤ ਕਰਦੇ ਹਨ ਤੇ ਜਾਂ ਦਾਰੂ ਪੀ ਕੇ ਉਨ੍ਹਾਂ ਦੇ ਮੌਰ 
ਭੰਨਦੇ ਹਨ । ਔਰਤ ਤਿੰਨ ਤਿੰਨ ਥਾਈ” ਵਿਕਦੀ ਹੈ ਜਾਂ ਚਾਰ ਚਾਰ ਭੋਰਾਵਾਂ ਦਾ 'ਕੌਮ` ਸਾਰਦੀ 
ਹੈ । ਕਿਤੇ ਉਧਲ ਜਾਂਦੀ ਹੈ ਕਿਤੇ ਉਧਾਲੀ ਜਾਂਦੀ ਹੈ । ਸਭ ਕੁਝ ਸਹਿਣ ਕਰਦੀ ਹੋਈ ਵੀ ਔਰਤ 
ਵਫ਼ਾਦਾਰ ਹੈ । ਮਾੜਾ ਸਿੰਘ ਨੂੰ ਨਾਮਰਦ ਕਹਿਣ ਵਾਲੀ ਲੱਛਮੀ ਕਾਕਾ ਸਿੰਘ ਦਾ ਖ਼ੂਨ ਕਰ ਦੇਂਦੀ 
ਹੈ । 'ਤਾਰੋਂ ਨੂੰ ਕੁੱਟ ਲਿਆ ਜਾਂ ਫਿਰ ਕੰਧ ਨੂੰ ਛਿਤਰ ਮਾਰ ਲਏ! ਕਹਿਣ ਵਾਲੀ ਤਾਰੋ ਚੰਨਣ ਨੂੰ 
ਕੇਸਾਂ ਤੋਂ ਫੜ ਕੇ ਘੜੀਸਦੀ ਬਾਹਰ ਲੋ ਜਾਂਦੀ ਹੈ । 

ਕਈ ਵਾਰ ਲੇਖਕ ਦੀ ਕੋਈ ਖ਼ਰਬੀ ਹੀ ਉਸਦਾ ਐਬ ਵੀ ਬਣ ਜਾਂਦੀ ਹੈ । ਸਹਿਜ ਸੂਭਾ- 
ਵਿਕਤਾ ਇਨ੍ਹਾਂ ਕਹਾਣੀਆਂ ਦੀ ਖ਼ੂਬੀ ਹੈ ਪਰ ਭੰਡਾਰੀ ਕਈ ਵਾਰੀ ਮੁੱਖ ਘਟਨਾ ਨੂੰ ਵਿਚੇ ਛੱਡਕੇ 
ਹੋਰ ਹੀ ਕਹਾਣੀਆਂ ਦੇ ਮੌਹ ਵਿਚ ਪੈ ਜਾਂਦਾ ਹੈ ਜਾਂ ਕਿਤੇ ਕਿਤੇ ਲੋੜ ਤੋਂ ਜ਼ਿਆਦਾ ਆਲਾ ਦੁਆਲਾ 
ਚਿਤਰ ਜਾਂਦਾ ਹੈ, ਜਿਸ ਨਾਲ ਕਹਾਣੀ ਦੀ ਚਾਲ ਵਿਚ ਢਿੱਲ ਮੱਠ ਆ ਜਾਂਦੀ ਹੈ । 

ਭੰਡਾਰੀ ਦੀਆਂ ਕਹਾਣੀਆਂ ਦਾ ਆਰੰਭ ਜਿੰਨਾ ਵਧੀਆ ਹੈਦਾ ਹੈ ਅਤੇ ਜਿਸ ਮਿੱਠੀ ਸ਼ੈਲੀ 
ਵਿਚ ਉਹ ਤਾਣਾ ਪੇਟਾ ਬੁਣਦਾ ਹੈ, ਔਤ ਉਨਾ ਪ੍ਰਭਾਵਸ਼ਾਲੀ ਨਹੀ” ਹੁੰਦਾ । ਡਰਪੌਕ ਤੇ ਖੱਸੀ 
ਕਲਰਕ ਸ਼ਿਵਚਰਨ ਇਕੋ ਘਟਨਾ ਨਾਲ ਇਨਕਲਾਬੀ ਬਣ ਜਾਂਦਾ ਹੈ, ਜ਼ਿਵ ਪ੍ਰਸ਼ਾਦ ਮਿੱਡਾ ਦਾ 
ਹਿਰਦੇ-ਪਰਿਵਰਤਨ ਨਰਸ ਦੇ ਇਕੋਂ ਫ਼ਿਕਰੇ ਨਾਲ ਹੌ ਜਾਂਦਾ ਹੈ । ਉਹ ਸਮੱਸਿਆ ਨੂੰ ਸੁਝਾਅ ਦੇ 
ਸਹਾਰੇ ਨਹੀਂ" ਛੱਡਦਾ ਸਗੌ' ਹੱਲ ਦੇਣ ਦਾ ਯਤਨ ਕਰਦਾ ਹੈ । ਇਹੋਂ ਹਮਾਰਾ ਜੀਵਣਾ` ਵਾਲੀ 
ਔਰਤ ਅਤੇ “ਕਲੱਰਕ ਦੀ ਮੌਤ` ਵਾਲਾ ਬਾਬ੍ਹ ਮੰਹਨ ਭੰਡਾਰੀ ਦੀ ਸੌਚ ਵਿਚ ਬੁਰੀ ਤਰ੍ਹਾਂ ਵਸ ਗਏ 
ਲੱਗਦੇ ਹਨ । 

ਸਿਉਨੇ ਦਾ ਮਿਰਗ` ਇਕ ਆਲੌਚਕ ਤੇ ਵਿਅੰਗ ਹੈ ਜੌ ਖ਼ੁਦ ਨੂੰ ਏਨਾ ਸਮਰੱਥ ਸਮਝਦਾ ਹੈ 
ਕਿ ਉਹ ਕਿਸੇ ਲੇਖਕ ਨੂੰ ਅਮਰ ਕਰ ਸਕਦਾ ਹੈ--''ਤੁਸੀਂ' ਨਵੇ” ਲੇਖਕ ਦਿਨ ਭਰ ਕਲਰਕੀਆਂ ਤੇ 


ਸਿਰਜਣਾ 73 


ਮਾਸਟਰੀਆਂ ਕਰਦੇ ਓ ਤੇ ਰਾਡ ਨੂੰ ਸਮਾਂ ਕਢ ਕੇ ਪਤਾ ਨਹੀਂ ਕੀ ਕੀ ਲਿਖਦੇ ਰਹਿੰਦੇ ਓ । ਰੀ 
ਅਮਰ ਕਰ ਸਕਦਾ ਹਾਂ-- ਹੂ 

ਇਸ ਵਿਚਾਰ ਚਰਚਾ ਦਾ ਅਰਥ ਇਹ ਬਿਲਕੁਲ ਨਹੀ ਕਿ ਇਹ _ਕਹਾਣੀਆਂ ਹੀਣੀਆਂ 
ਹਨ । ਸਗੋ ਭੰਡਾਰੀ ਵਰਗੇ ਚੰਗੇ ਤੇ ਸੁਲਝੇ ਹੋਏ ਲੇਖਕ ਨੂੰ ਏਨੀ ਕੁ ਲਾਪਰਵਾਹੀ ਵੀ ਮੁ ਆਫ਼ 
ਨਹੀ ਕੀਤੀ ਜਾ ਸਕਦੀ । ਭੰਡਾਰੀ ਦੀ ਥਾਂ ਪੌਜਾਬੀ ਦੇ ਲੋਕ-ਪ੍ਰਿਯ ਅਤੇ ਪ੍ਰਵਾਨਿਤ ਕਹਾਣੀਕਾਰਾਂ 
ਵਿਚ ਹੈ ਅਤੇ ਮੈਨੂੰ ਇਹ ਕਹਿਣ ਵਿਚ ਵੀ ਕੋਈ ਹਿਚਕਚਾਹਟ ਨਹੀ” ਕਿ 'ਦੋਸ਼ੀ , 'ਵਿਸ਼ਵਾਸ ਹੋ 
ਜਾਣ ਤੋਂ ਪਿੱਛੋਂ, ਬਾਬ ਮਾਇਆ ਦਾਸ' ਅਤੇ 'ਦੂਜੀ ਮੌਤ` ਵਰਗੀਆਂ ਉੱਤਮ ਤੇ ਸਫ਼ਲ ਕਹਾਣੀਆਂ 
ਅਜੇ ਪੰਜਾਬੀ ਸਾਹਿਤ ਵਿਚ ਮੁਸ਼ਕਿਲ ਨਾਲ ਟੀ _ਲੱਭਦੀਆਂ ਹਨ । ਉਹ ਸਾਧਾਰਣ ਜਹੀ ਗੱਲ ਅਤੇ 
ਅਣਗੌਲੇ ਜਿਹੇ ਪਾਤਰਾਂ ਨੂੰ ਏਨੀ ਮੌਲਿਕਤਾ ਅਤੇ ਬਹੀਕੀ ਨਾਲ ਚਿਤਹਦਾ ਹੈ ਕਿ ਪਾਠਕ ਗੁਆਚ 
ਜਾਂਦਾ ਹੈ । ਲੇਖ 4 ਜਿੱਥੇ ਉਲਾਰ ਲਗਦਾ ਹੈ ਓਥੇ ਉਸਦੀ ਸ਼ਿੱਦਤ ਸਲਾਹੂਣ ਯੋਗ ਹੁੰਦੀ ਹੈ ਅਤੇ 
ਜਿੱਥੇ ਉਹ ਬੇਲੋੜਾ ਵਿਸਥਾਰ ਦੇ ਰਿਹਾ ਹੁੰਦਾ ਹੈ ਓਥੇ ਕਵਿਤਾ ਵਾਲਾ ਪ੍ਰਭਾਵ ਪੈਦਾ ਹੁੰਦਾ ਹੈ । 
ਉੱਜ ਜੇ _'ਗ਼ਿਲਾ` ਕਹਾਣੀ ਦਾ ਪਹਿਲਾ ਪੈਰਾ ਅਤੇ ਮਿੱਟੀ ਦੇ ਘਰ` ਦੇ ਪਹਿਲੇ ਦੋ ਪੈਰੇ ਨਾ ਵੀਂ 
ਲਿਖੇ ਜਾਂਦੇ ਤਾਂ ਕਹਾਣੀਆਂ ਦੀ ਬਣਤਹ ਵਿਚ ਕੌਈ ਫ਼ਰਕ ਨਹੀ ਸੀ ਪੈਣਾ । 

ਇਹ ਭੰਡਾਰੀ ਦਾ ਤੀਸਰੀ ਕਹਾਣੀ ਸੰਗ੍ਰਹਿ ਹੇ । ਪਹਿਲੇ ਦੋ ਸੰਗ੍ਰਿਹਾਂ (ਤਿਲਚੌਲੀ ਤੇ ਮਨੁੱਖ 
ਦੀ ਪੈੜ) ਨਾਲ ਉਹ ਚੰਗੀ ਵਾਹ ਵਾਹ ਖੱਟ ਚੁਕਾ ਹੈ_। ਕੇ ਵੰਕਣ ਰਾਓ, ਤਾਇਆਂ ਮੈੱਗਲ, 
ਮਟਕਣ ਲਾਲ ਖੌਜਾ, ਡੁੱਡਾ ਬਸੰਤਾ ਵਰਗੇ ਸਜੀਵ ਪਾਤਹ ਸਾਡੀ ਸਮ੍ਰਿਤੀ ਵਿਚ ਹਨ । 'ਕਾਠ ਦੀ 
ਲੱਤ`_ ਸੰਗ੍ਰਹਿ ਵਿਚ ਦਿੱਤੀਆਂ ਕਹਾਣੀਆਂ ਨਾਲ ਉਹ ਇਕ ਲਗ'ਤਾਰ ਵਿਕਾਸ ਸ਼ੀਲ ਕਹਾਣ'ਕਾਰ 
ਹੋਣ ਦਾ ਸਬ੍ਰਤ ਦੇ ਦਾ ਹੈ । ਮਾਲਵੇ ਦੇ ਦਿਹਾਤੀ ਪਾਤਰ ਅਤੇ ਸ਼ਹਿਰਾਂ ਦੇ ਨੌਕਰੀ ਪੇਸ਼ਾ ਬਾਬ੍ਹ 
ਉਸਦੀ ਜ਼ਿੰਦਗੀ ਨਾਲ ਨੇੜੇਂ ਦਾ ਵਾਸਤਾ ਰੱਖਦੇ ਹਨ । ਔਹਤ ਦਾ ਆਦਰਸ਼ਕ ਚਿੱਤਰ ਉਹਦੇ ਮਨ 
ਵਿਚ ਹੈ ਅਤੇ ਮਰਦ ਦੀਆਂ ਮਜਬ੍ਟੀਆਂ ਨਾਲ ਸਹਿਮਤ ਹੁੰਦਾ ਹੋਇਆ ਵੀ ਉਹ ਉਸਦੇ ਕਿਰਦਾਰ 
ਨਾਲ ਹਮਦਰਦੀ ਵਾਲਾ ਰਿਸ਼ਤਾ ਨਹੀ` ਰੱਖਦਾ । ਉਹ ਜ਼ਿੰਦਗੀ ਵਿਚ ਤਬਦੀਲੀ ਦਾ ਹਾਮੀ ਹੈ, 
ਸੂਖਮ ਭਾਵਨਾਵਾਂ ਅਤੇ ਖ੍ਰਬਸੂਰਤੀ ਦਾ ਕਦਰਦਾਨ ਹੋ, ਸਮਾਜਕ ਕੁਰੀਤੀਆਂ ਨੂੰ ਨਫ਼ਰਤ ਕਰਦਾਂ 
ਹੈ, ਉਸਦੀ ਪ੍ਰ ਕੋਸ਼ਿਸ਼ ਹੈ ਕਿ ਮਨੁੱਖ ਨੂੰ ਜੀਵਨ ਦੇ ਆਸ਼ਾਵਾਦੀ ਅਤੇ ਉਸਾਰੂ ਪੱਖ ਵਲ ਪਰੇਰੇ । 
ਭਾਵਨਾ ਉੱਤਮ ਹੈ । ਸ਼ੈਲੀ ਮੌਲਿਕ ਹੈ । ਇਹੋ ਕਾਰਨ ਹੈ ਕਿ ਪਹਿਲੀ ਨਜ਼ਰੇ ਉਸ ਦੀਆਂ 
ਕਹਾਣੀਆਂ ਵਿਚ ਕੋਈ ਫਿਦਰ ਨਹੀ ਦਿਸਦਾ । 

ਇਨ੍ਹਾਂ ਕਹਾਣੀਆਂ ਦਾ ਗੈਭੀਰ ਅਧਿਐਨ ਇਹ ਦੱਸੇਗਾ ਕਿ ਉਸਦੇ ਪਾਤਰ ਆਪਣੀ ਪਛਾਣ 
ਦੇ ਸਫ਼ਰ ਤੋਂ ਚੜ੍ਹ ਹੋਏ ਹਨ । ਦੋਸ਼ੀ ਦਾ ਮੁੱਖਪਾਤਰ ਕਹਿੰਦਾ ਹੈ : 

ਮੈਂ ਸੜਕ ਉਤੇ ਮਰਨਾ ਪਸੰਦ ਕਰਦਾ ਹਾਂ । ਹਨੇਰੇ 'ਚ ਮੇਰੀ ਲਾਸ਼ ਪਈ ਹੋਵੇ । ਲੌਕ ਮੇਰੇ 

ਮੈਹ ਉਤੇ ਬੈਟਟੀਆਂ ਦਾ ਚਾਨਣ ਸੁੱਟਣ ਤੇ ਪਛਾਨਣ ਦੀ ਕੋਸ਼ਿਸ਼ ਕਰਨ । -. _ਮਤਨ ਤੋ 

ਪਿੱਛੋਂ ਤਾਂ ਪਛਾਨਣਗੇ ਹੀ ਨਾ । 


ਵਿਸ਼ਿਆਂ ਦੀ ਨਰੋਈ ਚੋਣ ਅਤੇ ਉਨ੍ਹਾਂ ਦਾ ਈਮਾਨਦਾਟਾਨਾ ਨਿਭਾਅ ਪਾਠਕ ਨੂੰ ਕੀਲਣ ਦੀ 
ਸਮਰੱਥਾ ਰੱਖਦਾ ਹੈ । ਆਪਣੇ ਸਮਕਾਲੀਆਂ ਵਿਚ ਉਸਦਾ ਕੱਦ ਕਾਫੀ ਉੱਚਾ ਹੈ । ਉਹ ਘੱਟ ਲਿਖਣ 
ਵਾਲਾ ਵਧੀਆ ਕਹਾਣੀਕਾਰ ਹੈ । ਮੈ ਉਸਦਾ ਆਲੋਚਕ ਨਹੀ, ਪਾਠਕ ਹਾਂ । ਭੂਸ਼ਨ 


ਮਾਲ ਸਿਰਜਣਾ 


ਸੜਕ ਵਰਗਾ ਮਨੁੱਖ 

ਸੜਕ ਵਰਗਾ ਮਨੁੱਖ ਵਰਿਆਮ ਅਸਰ ਦਾ ਤੀਸਰਾ ਕਾਵਿ-ਸੰਗ੍ਰਹਿ ਹੈ । ਇਸ ਤੋ” 
ਪਹਿਲਾਂ ਉਸ ਦੇ ਦੋ ਕਾਵਿ-ਸੰਗ੍ਰਹਿ 'ਸ਼ੀਸ਼ੇ ਦੀ ਕੰਧ` ਤੇ 'ਸੱਪਾਂ ਦੇ ਰੰਗ` ਛਪ ਚੁੱਕੇ ਹਨ । ਸ਼ੈਲੀ 
ਪੱਖੋਂ ਅਸਰ ਹੁਣ ਲਗ-ਪਗ ਆਪਣਾ ਇਕ ਵਿਸ਼ੋਸ਼ _ਰੰਗ ਅਪਨਾ ਚੁੱਕਾ ਹੈ । ਅਸਰ ਨੇ ਭਾਵੇ” 
ਅਪਣੀਆਂ ਨਵੀਆਂ (ਰਿਸਾਲਿਆਂ ਵਿਚ ਛਪੀਆਂ) ਕਵਿਤਾਵਾਂ ਵਿਚ ਨਕਸਲਵਾਦੀ ਕਵੀਆਂ ਨਾਲ 
ਸੁਰ ਰਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਾਲਪਨਿਕ ਇਨਕਲਾਬੀ ਹਾਲਾਤ ਦੇ ਸੁਹਲੇ ਗਾਏ ਹਨ, ਪਰ 
ਪਤਾ ਨਹੀ ਉਸ ਨੇ ਇਸ ਹੱਥਲੀ ਪੁਸਤਕ _ਵਿਹ ਜਾਣ ਬੁਝ ਕੇ ਕਿਉ ਇਸ ਰੰਗ ਦੀ ਕੋਈ 
ਕਵਿਤਾ ਜ਼ਾਮਲ ਨਹੀ ਕੀਤੀ । 

ਨਵੇ" ਲੇਖਕ ਆਮ ਕਰਕੇ ਆਪਣੀਆਂ ਪੁਸਤਕਾਂ ਕਿਸੇ ਆਪਣੇ ਤੋਂ ਵੱਡੇ ਅਥਵਾ ਪ੍ਰਸਿੱਧ 
ਲੇਖਕ ਦੀ ਭੂਮਿਕਾ ਨਾਲ ਪੇਸ਼ ਕਹਦੇ ਹਨ । ਇਹ ਭੂਮਕਈਏ ਵੀ ਲੇਖਕ ਦੇ ਦੋਸਤਾਂ ਦੇ ਦਾਇਰੇ 
`ਚੋਂ ਹੀ ਹੁੰਦੇ ਹਨ । ਜੇ ਦੋਸਤ ਨਾ ਵੀ ਹੌਣ ਤਾਂ ਇਕੋ ਝੂਕਾ ਦੇ ਪ੍ਰਤਿਨਿਧ ਜ਼ਰੂਰ ਹੁੰਦੇ ਹਨ, 
ਵਰਿਆਮ ਦੀ ਪੁਸਤਕ ਦੇ ਆਰੰਭ ਵਿਚ ਸ਼੍ਰੀਮਤੀ ਔਮ੍ਰਿਤਾ ਪ੍ਰੀਤਮ, ਡਾ: ਹਰਿਭਜਨ ਸਿੰਘ ਤੇ ਡ: 
ਜਸਬੀਰ ਸਿੰਘ ਆਹਲੂਵਾਲੀਏ ਨੇ ਅਸਰ ਦੀ ਕਵਿਤਾ ਬਾਰੇ ਸੰਖੋਪ ਰਾਵਾਂ ਦਿੱਤੀਆਂ ਹਨ, ਜਿਹਨਾਂ 
ਵਿਚ ਅਸਰ ਦੀ ਕਵਿਤਾ ਵਿਚਲੀ _ ਮੁੱਖ ਪ੍ਰਵਿਰਤੀ, ਤਿੰਥਾਂ ਤੇ ਪ੍ਰਤੀਕਾਂ ਦੀ ਸਿਫਤ ਕੀਤੀ 
ਗਈ ਹੈ । 


ਹਕੀਕਤ ਕੀ ਹੈ £ ਅਸਲੀਅਤ ਇਹ ਹੈ ਕਿ ਇਹ ਆਲੌਚਕ ਕਵੀ ਨਾਲ ਚਲਾਕੀ ਕਰਕੇ 
ਉਸ ਨੂੰ ਪੁੰਠੇ ਰਸਤੇ ਪਾਉਣਾ ਚਾਹੁੰਦੇ ਹਨ । ਅੱਜ ਦੀ ਸਾਹਿਤਕ ਧਾਰਾ ਵਿਚ ਇਹਨਾਂ 
ਆਲੋਚਕਾਂ ਅਥਵਾ ਲੇਖਕਾਂ ਦਾ ਰੋਲ ਪ੍ਰਗਤਿਵਾਦ ਦੇ ਵਿਰੋਧੀ ਤੇ.ਉਲਾਰ ਰੁਚੀਆਂ ਨੂੰ ਸ਼ਹਿ ਦੇਣ 
ਵਾਲਾ ਹੈ । ਉਹ ਨਹੀ' ਚਾਹੁੰਦੇ ਕਿ ਵਰਿਆਮ ਅਸਰ ਪੂੰਜੀਵਾਦੀ ਪ੍ਰਬੰਧ ਅਧੀਨ ਜ਼ਿੰਦਗੀ ਦੀਆਂ ਤਲਖ 
ਤੇ ਕੌੜੀਆਂ ਹਕੀਕਤਾਂ ਨੂੰ ਕਵਿਤਾ ਰਾਹੀ ਕਾਵਿਕ-ਰੂਪ ਦੇਣ ਦੇ ਉਚੋ ਤੇ ਸੁੱਚੇ ਮਾਰਗ ਉਤੇ ਤੁਰ 
ਪਵੇ । ਉਹਨਾਂ ਦੀ ਕੋਸ਼ਿਸ਼ ਹੈ ਕਿ ਉਠਦੇ ਰੋਣਹਾਰ ਕਵੀ ਨੂੰ ਵੱਧ ਤੋਂ ਵੱਧ ਭੈਬਲ-ਭੂਸਿਆਂ 
`ਚ ਪਾ ਕੇ ਗੁਮਟਾਹ ਕੀਤਾ ਜਾਵੇਂ । 

ਇਸ ਵਿਚ ਕੋਈ ਸ਼ੱਕ ਨਹੀਂ ਕਿ ਵਰਿਆਮ ਅਸਰ ਬੜਾ ਸੰਵੇਦਨ-ਸ਼ੀਲ ਤੇ ਤਿੱਖੀ ਕਲਪਣਾ 
ਦਾ ਮਾਲਕ ਹੈ । ਉਹ ਬਿੰਥਾਂ ਤੇ ਪ੍ਰਤੀਕਾਂ ਦਾ ਸਿਰਜਣਹਾਰਾ ਹੈ । ਪਰ ਮੋਰਾ ਇਤਰਾਜ਼ ਏਨਾ ਹੈ ਕਿ 
ਉਸ ਦੇ ਬਿੰਬ ਤੇ ਪ੍ਰਤੀਕ ਸਮਾਜ ਲਈ ਸ਼ਕਤੀ-ਸ਼ਾਲੀ, ਸਾਰਥਕ ਤੇ ਉਸਾਰੂ ਵਿਚਾਰਾਂ ਨੂੰ ਪ੍ਰਗਟਾਉਣ 
ਦਾ ਵਸੀਲਾ ਨਹੀ" ਬਣਦੇ । ਉਹ ਏਨੇ ਸ਼ਕਤੀਸ਼ਾਲੀ ਹਥਿਆਰਾਂ (ਬਿੰਬਾਂ, ਪ੍ਰਤੀਕਾਂ) ਕੋਲੋਂ ਕੋਈ 
ਲਾਹੇਵੰਦ ਕੌਮ ਨਹੀ' ਲੈਦਾ । ਬਿੰਬ ਤੇ ਪ੍ਰਤੀਕ ਕਵੀ ਦੇ ਵਿਚਾਰਾਂ ਨੂੰ ਪਾਠਕਾਂ ਤਕ ਪਹੁੰਚਾਣ ਦੇ 
ਪ੍ਰਭਾਵਸ਼ਾਲੀ ਸ਼ਸਤਰ ਹਨ । ਇਹ ਆਪਣੇ ਆਪ ਵਿਚ ਕੁਝ ਵੀ ਨਹੀਂ । ਜੋ ਕਵੀ ਨੇ ਆਪਣੇ ਨਵੇ” 
ਸਿਰਜੇ ਬਿੰਬ ਰਾਹੀ ਕੋਈ ਸਾਰਥਕ ਗੱਲ ਨਹੀ ਕਹਿਣੀ ਤਾਂ ਇਹ ਬਿੰਬ ਉਲਟਾ ਸਮਾਜੀ ਹਕੀਕਤਾਂ 
ਤੋਂ ਭੱਜਣ ਦਾ, ਅਪਸਾਰ ਦਾ ਬਹਾਨਾ ਅਥਵਾ ਉਹਲਾ ਬਣ ਜਾਂਦੇ ਹਨ । ਵਰਿਆਮ ਅਸਰ ਨੂੰ ਵੀ 
ਇਸ ਗੱਲ ਦਾ ਹਲਕਾ ਹਲਕਾ ਅਹਿਸਾਸ ਹੈ ਕਿ ਉਸ ਦੀ ਕਹੀ ਗੱਲ ਲੌਕਾਂ ਅਥਵਾ ਪਾਠਕਾਂ ਉਤੇ 
ਮਨ-ਚਾਹਿਆ ਪ੍ਰਭਾਵ ਨਹੀਂ ਪਾ ਰਹੀ । ਉਹ ਕਹਿੰਦਾ ਹੈ : 


ਸਿਰਜਣਾ 75 


ਤੁਸੀਂ ਤਾਂ ਗੀਤਾਂ ਨੂੰ ਸਮਝਣ ਦਾ ਯਤਨ ਕਰੋ ! 
ਤੁਸੀ' ਤਾਂ ਮੋਰੀ ਹੀ ਮਿੱਟੀ ਦੇ ਬਾਸ਼ਿੰਦੇ ਹੋ ! 
ਤੁਸੀ' ਵੀ ਗੀਤਾਂ ਨੂੰ ਸੁਣ ਕੇ ਜੋ 
ਮੇਰੇ ਮੂੰਹ ਵਲ ਨਜ਼ਰਾਂ ਗੱਡ ਕੇ ਤੱਕੋ 
ਸੈਂ ਕਿਧਰ ਜਾਵਾਂਗਾ £ 
ਗੀਤਾਂ ਦਾ ਮਤਲਬ ਮੈ” ਕਿੰਨੀ ਕੁ ਵਾਰੀ ਸਮਝਾਵਾਂਗਾ । 
ਤੁਸੀ ਤਾਂ ਮੇਰੀ ਹੀ ਮਿੱਟੀ ਦੇ ਬਾਸ਼ਿੰਦੇ ਹ । 
ਸਾਰੇ ਸੰਗ੍ਰਹਿ ਵਿਚ ਦੋ ਚਾਰ ਹੀ (ਦੇਅ, ਫੁੱਲ ਦੀ ਮੌਤ, ਨਵਾਂ ਸਾਲ, ਪਹਿਚਾਣ ਆਦਿ) 
ਅਜਿਹੀਆਂ ਕਵਿਤਾਵਾਂ ਹਨ, ਜਿਹੜੀਆਂ, ਪ੍ਰਤੀਕਾਂ ਤੋਂ ਬਿੰਬਾਂ ਦੀ ਸਹਾਇਤਾ ਨਾਲ ਥੋੜੀ ਜਿਹੀ 
ਸਮਾਜਕ ਰੈਗਣ ਦੀ ਝਲਕ ਦਿੰਦੀਆਂ ਹਨ । ਵਰਿਆਮ ਕੌਲ ਕਲਾ ਹੈ, ਸ਼ੈਲੀ ਹੈ, ਸਲੀਕਾ ਹੈ ਪਰ 
ਕਹਿਣ ਲਈ ਸਾਰਥਕ ਗੱਲ ਨਹੀ` । ਜੇ ਉਹ ਲੌਕਾਂ ਦੀ ਗੱਲ ਸੰਭਵ ਹੱਦ _ਤਕ ਕਲਾਤਮਕ 
ਸੰਪੂਰਣਤਾ ਨਾਲ ਕਹੇਗਾ ਤਾਂ ਉਸ ਨੂੰ ਇਹ ਕਦੀ ਸ਼ਕਾਇਤ ਨਹੀਂ ਹੋਵੇਗੀ ਕਿ ਲੋਕ ਅਥਵਾ ਪਾਠਕ 
ਉਸ ਦੀ ਗੱਲ ਨੂੰ ਸਮਝਦੇ ਨਹੀਂ । 
ਇਸ ਪੁਸਤਕ ਵਿਚ ਪੰਝੀ ਮਿੰਨੀ ਕਵਿਤਾਵਾਂ ਤੇ ਛੇ ਗਜ਼ਲਾਂ ਵੀ ਸ਼ਾਮਲ ਹਨ । ਇਹਨਾਂ ਮਿੰਨੀ 
ਕਵਿਤਾਵਾਂ ਦੇ ਆਰੰਭ ਵਿਚ ਕਵੀ ਨੇ ਇਕ ਟਿਪਣੀ ਦਿਤੀ ਹੈ । “ਇਹ ਪੁੰਝੀ ਕਵਿਤਾਵਾਂ, ਮੈ” 
ਉਹਨਾਂ ਨੂੰ ਸਮਰਪਣ ਨਹੀਂ ਕਰਦਾ ਜਿਹੜੇ ਅਲਪ ਬੁਧੀ, ਸੰਕੀਰਣ ਆਲੌਚਨਾ ਤੋਂ ਰੀਂਗਦੀ ਚੇਤਨਾ 


ਦੋ ਪ੍ਰਤੀਬਧ ਹਨ ।” ਮੈਨੂੰ ਡਰ ਹੈ ਕਿ ਕਵੀ ਮੇਰੇ ਉਤੇ ਵੀ ਇਹੋ ਦੂਸ਼ਣ ਨਾ ਲਾ ਦੇਵੇ ਇਸ ਲਈ ਸੈ 


ਕੁਝ ਕਵਿਤਾਵਾਂ ਨਮੂਨੇ ਵਜੋ" ਦੇ ਰਿਹਾ ਹਾਂ ਤਾਕਿ ਪਾਠਕ ਆਪ ਹੀ ਨਿਰਣਾ ਕਰ ਸਕਣ : 

ਬੁਤ-ਸ਼ਿਕਨ ਦੇ ਢਿੱਡ ਵਿਚ ਵੜ ਗਿਆ ਸੂਰ, ਸੂਰ ਦੇ ਢਿੱਡ ਵਿਚ ਗਾਂ 

ਕਿੰਨੀ ਵੱਡੀ ਛਾਂ, ਨਾ ਤਿਲੀਅਰ ਨਾ ਕਾਂ 

ਹਨੂੰਮਾਨ ਦੀ ਪ੍ਰਛਲ ਫੜ ਕੇ, ਹੋਣ ਦਰਿਆਉ” ਪਾਰ 

ਮੇਰੇ ਯਾਰ, ਮਾਰਨ ਲਲਕਾਰ 

ਹੱਥ ਵਿਚ ਤੇਜ਼ ਕਟਾਰ : ਲੱਕੜ ਦਾ ਹਥਿਆਰ 

ਜੈ ਜੈ ਕਾਰ -ਜੈ ਜੈ ਕਾਰ, ਸਜੇ ਦਰਬਾਰ । 

ਗ਼ਜ਼ਲਾਂ ਦੇ ਸਾਰੇ ਸ਼ਿਅਰਾਂ ਵਿਚ ਵੀ ਇਹੀ ਗੱਲ ਹੈ । ਨਿਰੀ ਬੰਦਸ਼, ਛੈਦ ਦੀ ਪਕਿਆਈ 
ਹੀ ਕਾਫੀ ਨਹੀਂ' । ਇਹਨਾਂ ਕਵਿਤਾਵਾਂ ਨੂੰ ਪੜ ਕੇ ਮੇਰਾ _ਇਹ ਵਿਸ਼ਵਾਸ਼ ਹੋਰ ਪੱਕਾ ਹੋ ਜਾਂਦਾ ਹੈ 
ਕਿ ਭਾਵੇ' ਕਿਸੇ ਕੌਲ ਛੰਦਾਂ ਜਾਂ ਸ਼ਕਦਾਂ ਦੀ ਕਿੰਨੀ ਹੀ ਜਾਦੂਗਰੀ ਕਿਉ” ਨਾ ਹੋਵੇ. ਜੇ ਉਸ ਕਵੀ 
ਕੋਲ ਕੋਈ ਸਪੱਸ਼ਟ ਸਮਾਜਕ ਸੋਚ ਨਹੀਂ` ਤਾਂ ਉਸ ਦੀ ਕਵਿਤਾ ਕਿਸੇ ਨੂੰ ਵੀ ਕੌਈ ਰਸ, ਸੂਝ 
ਅਥਵ' ਆਨੰਦ ਨਹੀ' ਦੇ ਸਕਦੀ । ਚੰਗੀ ਗੱਲ ਹੋਵੇ ਜੇ ਵਰਿਆਮ ਅਸਰ ਉਹਨਾਂ ਮਸਲਿਆਂ ਨੂੰ 
ਸਾਹਿਤ ਦਾ ਰੂਪ ਦੇਣ ਦਾ ਪ੍ਰਯਤਨ ਕਰੇ ਜਿਹੜੇ ਮਸਲੇ ਕਿ ਰੋਜ਼ ਦਿਹਾੜੀ ਸਾਡੇ ਸਾਹਮਣੇ ਹਲ 
ਹੋਣ ਲਈ ਆ ਖਲੌਦੇ ਹਨ, ਜਿਹੜੇ ਰੋਜ਼ ਸਾਡੀ ਚੇਤਨਾ ਨੂੰ ਝੰਜੋੜਦੇ ਹਨ, ਜਿਹਨਾਂ ਬਾਰੇ ਰੋਜ਼ 
ਅਸੀਂ ਘਰ ਵਿਚ, ਬਾਜ਼ਾਰ ਤੇ ਦਫਤਰ ਵਿਚ ਗੱਲਾਂ ਕਰ ਕਹ ਕੇ ਦੁਖੀ ਜਾਂ ਕਰੋਧਿਤ ਹੁੰਦੇ 
ਰਹਿੰਦੇ ਹਾਂ । ਹਰਭਜਨ ਸਿੰਘ ਹੁੰਦਲ 
76 ਸਿਰਜਣਾ 


੩ 


: 


ਲ੍ 


9 


੮ 


ਪਤਰ 
ਪਿਆਰੇ ਰਘਬੀਰ, 


ਪਿਛਲੇ ਪਰਚੇ ਵਿਚ ਹਰਿਭਜਨ ਹਲਵਾਰਵੀ ਨੇ ਸਿਰਜਣਾ ਦੀ ਅੱਜੋਕੀ ਕਾਰਗੁਜ਼ਾਰੀ ਨਾਲ 
ਨਾ ਪਸੰਦੀਦਗੀ ਦਾ ਪ੍ਰਗਟਾਵਾ ਕਰਦਿਆਂ ਸਾਹਿਤ ਸੰਬਧੀ ਤੇ ਖਾਸ ਕਰਕੋ ਲੌਕ ਪੁੱਖੀ ਸਾਹਿਤ ਸੰਬੰਧੀ 


ਕਈਂ ਬੁਨਿਆਦੀ ਨੁਕਤੇ ਮੁੜ ਉਧੇੜਨ ਦਾ ਯਤਨ ਕੀਤਾ ਹੈ । ਇਹ ਨ੍ਕਤੇ ਨਿਰੋਲ ਸਾਹਿਤਕ ਨਾ 


ਹੋਕੇ ਵਿਚਾਰਧਾਰਾ ਤੇ ਸਾਹਿਤ ਸੰਬੰਧੀ ਮਾਰਕਸੀ ਲੈਨਿਨੀ ਪਹੁੰਚ ਨਾਲ ਸੰਬੈਧ ਰਖਦੇ ਹਨ । 

ਮੈਂ ਸਮਝਦਾ ਹਾਂ ਜਿਥੇ ਹਲਵਾਰਵੀ 'ਪਤ੍ਰਿਆ ਲਿਖਿਆ” ਰੌਣ ਤੇ ਵੀ ਬਹੁਤੇ ਸਵਾਲਾਂ 
ਬਾਰੇ ਸਪਸ਼ਟ ਨਹੀਂ` ਹੈ ਉਥੇ ਉਹਦਾ ਪਰ੍ਹੇ ਵਿਚ ਗੱਲ ਕਰਨ ਦਾ ਰਵਈਆ ਸ਼ਲਾਘਾ ਯੋਗ ਤੇ 
` ਇਨਕਲਾਬੀਆਂ ਦੀ ਨਵੀ ਸੋਚ ਦਾ ਪ੍ਰਤੀਕ ਹੈ । ਕਿਉਕਿ ਪਿਛਲੇ ਸਮੋ” ਵਿਚ ਇਨਕਲਾਬੀ 
ਸਿਧਾਂਤਕ ਬਹਿਸ ਤੋਂ_ਲਗਾਤਾਰ ਕੌਨੀ ਕਰਾਉਂਦੇ ਅਤੇ ਅਪਣੇ ਵਿਚਾਰਾਂ ਸੰਬੰਧੀ ਦੂਜਿਆਂ ਦੇ 
ਵਿਚਾਰਾਂ ਨੂੰ ਸੁਣਨ ਤੋ ਲਗਾਤਾਰ ਇਨਕਾਰ ਕਰਦੇ ਰਹੇਂ ਹਨ । ਮੈ" ਤੁਹਾਨੂੰ ਸਲਾਹ ਦਿਆਂਗਾ 
ਕਿ ਤੁਸੀਂ ਹਲਵਾਰਵੀ ਦੀ ਗੱਲ ਮੌਨਕੇ ਅਪਣੇ ਰਵਾਇਤੀ ਪਿਛੋਕੜ ਅਨੁਸਾਰ ਬਹਿਸ ਲਈ ਰਾਹ 
ਖੋਹਲ ਦੇਵੇ । 

ਇਸ ਦੇ ਨਾਲ ਹੀ ਹਲਵਾਰਵੀ ਨੂੰ ਕਹਾਂਗਾ ਕਿ ਉਹ ਸੰਕੌਚਵੀ' ਤੇ ਦੋ ਪੱਖੀ ਗੱਲ ਕਰਨ 
ਦੀ ਥਾਂ ਖੁਲ੍ਹਕੇ ਗੱਲ ਕਰੇ ਤੇ ਜੌ ਕੁਝ ਕਹਿਣਾ ਹੈ ਵਿਸਤਾਰ ਨਾਲ ਕਹੇ । ਉਹਦੀ ਗੱਲ ਸੁਣੀ ਜਾਵੇਗੀ 
ਤੇ ਸਾਰੇ ਰਲਕੇ ਕਿਸੇ ਸਿੱਟੇ ਉਤੇ ਪੁਜਣ ਦਾ ਯਤਨ ਕਰਾਂਗੇ । 

ਕੁਝ ਗੱਲਾਂ ਵਿਚ ਹਲਵਾਰਵੀ ਨਿਰੌਲ ਮੈਨੂੰ ਮੁਖਾਤਬ ਹੈ । ਪਹਿਲੀ ਗੱਲ 'ਆਸਤੀਨ ਦੇ 
ਸੱਪਾਂ ਦੀ ਹੈ। 'ਸਾਰੇ` ਉਹਨੇ ਅਪਣੇ ਕੌਲੋਂ ਲਾਇਆ ਹੈ । ਮੈਂ ਸਾਰੇ ਉਹਨਾਂ ਲੇਖਕਾਂ ਨੂੰ ਜਿਹੜੇ 
ਨਕਸਲਬਾੜੀ ਦੇ ਵਿਚਾਰਾਂ ਨਾਲ ਬੌਧਿਕ ਅਤੇ ਅਮਲੀ ਤੌਰ ਤੇ ਜੁੜੇ ਹੋਣ ਦੀ ਥਾਂ ਕੇਵਲ ਓਪਰੇ 
ਤੇ ਉਪਭਾਵਕ ਤੌਰ ਤੇ ਇਸ ਲਹਿਰ ਦੇ ਪੱਖੀ ਰੋਣ ਦਾ ਦਮ ਭਰਦੇ ਹਨ, ਜਿੰਨ੍ਹਾਂ ਨੇ ਇਹ 
ਵਿਚਾਰਧਾਰਾ ਇਕ ਗੰਭੀਰ ਤੇ ਸਿਰੜੀ ਅਮਲ ਤੇ ਮੁਤਾਲੇ ਪਿੱਛੋਂ ਗ੍ਰਹਿਣ ਨਹੀ ਕੀਤੀ, ਜਿੰਨ੍ਹਾਂ 
ਦਾ ਪਿਛੋਕੜ ਲੌਕ-ਲਹਿਰਾਂ ਤੇ ਅੱਗੇ ਵਧੂ ਵਿਚਾਰਧਾਰਾ ਦੇ ਪੁੱਖ ਵਿਚ ਨਹੀ` ਰਿਹਾ ਤੇ ਜਿਹੜੇ 
ਅਚਾਨਕ ਇਨਕਲਾਬੀ ਬਣ ਗਏ ਹਨ-- ਨੂੰ 'ਆਸਤੀਨ ਦੇ ਸੱਪ' ਕਹਿੰਦਾ ਹਾਂ । ਇਹਨਾਂ ਲੋਕਾਂ ਨੇ 
ਨਾ ਤਾਂ ਨਕਸਲਬਾੜੀ-ਲਹਿਰ ਨੂੰ ਕੋਈ ਤਕਵੀਅਤ ਪੁਚਾਈ ਹੈ, ਨਾ ਹੀ ਲੌਕ ਪੱਖੀ ਸਾਹਿਤ ਦੇ 
ਖੇਤਰ ਵਿਚ ਕੋਈ ਅਹਿਮ ਦੇਣ ਦਿੱਤ ਹੈ । ਉਲਟਾ ਅੱਗੇ ਵਧੂ ਲਹਿਰ ਤੇ ਉਸਦੀਆਂ ਪ੍ਰਾਪਤੀਆਂ 
ਨੂੰ ਭੰਡਣ ਤੋ ਬਦਨਾਮ ਕਰਨ ਦਾ ਹਾਕਮ ਜਮਾਤ ਪੱਖੀ ਕਿਰਦਾਰ ਨਿਭਾਉ'ਦੇ ਰਹੇ ਹਨ । ਹੁਣ 
ਜਦੋਂ ਇਨਕਲਾਬੀ ਹੋਣ ਦੇ ਟਰੇਡ ਮਾਰਕ ਦੀ ਪੁੱਛ-ਗਿੱਛ ਮੰਦੀ ਪਈ ਇਹ ਕਿਸੇ ਹੌਰ ਦੁਕਾਨ ਦੀ 
ਭਾਲ ਵਿਚ ਚੱਲ ਪੈਣਗੇ । 

ਮੈਂ ਉਹਨਾਂ ਮੱਧ-ਸ੍ਰੇਣਿਕ ਤੇ ਅਰਧ-ਬੁਰਜਵਾ ਬੁੱਧੀਜੀਵੀਆਂ ਨੂੰ ਕੁਰਲੀ ਕਰਨ ਤੇ “ਹੱਥ ਮੂੰਹ 
ਧੋਣ` ਦਾ ਹੌਕਾ ਦੇ ਰਿਹਾ ਹਾਂ, ਜਿਹੜੇ ਪਿਛਲੇ ਸਮੋ” ਵਿਚ ਕ੍ਝ ਕਤਲਾਂ ਵਿਚੋਂ ਇਨਕਲਾਬ ਦੇਖਦੇ 
ਸਨ, ਜਿੰਨ੍ਹਾਂ ਨੂੰ ਆਪਣੀ ਜ਼ਬਾਨ ਦੀ ਉਲੀ ਲਾਹੁਣ ਤੇ ਕਮਿਊਨਿਸਟ ਲਹਿਰ ਨੂੰ ਬਦਨਾਮ ਕਰਨ 
ਲਈ ਗਰਮਾ ਗਰਮ ਖ਼ਬਰ ਦੀ ਉਡੀਕ ਰਹਿੰਦੀ ਸੀ, ਜਿੰਨ੍ਹਾਂ ਨੇ ਆਪਣੀ ਜਮਾਤ ਦੇ ਖੱਸੀਪੁਣੇ 
ਲਈ ਤੇ ਆਪਣੀ ਬੇ-ਹਰਕਤੀ ਲਈ ਨਕਸਲੀ ਲਹਿਰ ਨੂੰ ਇਕ ਓੜ੍ਹਨ ਬਣਾ ਲਿਆ ਸੀ, ਤੇ ਹੁਣ 


ਸਿਰਜਣਾ । 


ਨਕਸਲੀ ਲਹਿਰ ਦੀ ਅਸਫਲਤਾ ਤੇ ਇਸ ਵਿਚ ਵਾਰ-ਵਾਰ ਪੈ ਰਹੀ ਫੁੱਟ ਕਾਰਨ ਸਿਵਾਏ ਐਨ੍ਹੇਰੇ 
ਦੇ ਹੋਰ ਕੁਝ ਵੀ ਦਿਖਾਈ ਨਹੀ” ਦਿੰਦਾ । 

ਮੈਂ ਉਹਨਾਂ ਬੁੱਧੀਜੀਵੀਆਂ ਨੂੰ ਵੀ ਮੁਖਾਤਬ ਹਾਂ, ਜਿਹੜੇ ਪਿਛਲੇ ਸਮੇ ਵਿਚ ਨਕਸਲੀ 
ਅੰਨ੍ਹੇਰੀ ਸਮੇ ਅੰਦਰ ਵੜਕੇ ਦਿਨ ਕੱਢਣ ਲੱਗ ਪਏ ਸਨ ਤੇ ਜਿਹੜੇ ਗਲਤ ਗੱਲਾਂ ਨੂੰ ਗਲਤ 


ਕਹਿਣ ਦੀ ਦਲੇਰੀ ਨਹੀ ਕਰ ਸਕੇ ਸਨ, ਜਾਂ ਜਿਹੜੇ ਗਲਤ ਤੇ ਠੀਕ ਵਿਚਕਾਰ ਲਮਕਦੇ ਰਹੇ 


ਸਨ । ਤੋਂ ਫੈਸਲਾ ਹੋਣ ਤਕ ਤਮਾਸ਼ਗੀਰ ਬਣਕੇ ਬੈਠੇ ਰਹੇ ਸਨ । 

ਮੈਂ ਇਹ ਸਭ ਕੁਝ ਮਧ-ਸ੍ਰੋਣੀ ਤੇ ਅਰਧ-ਬ੍ਰਰਜਵਾ ਸ਼੍ਰੋਣੀ ਦੇ ਰੋਲ ਤੇ ਉਸਦੇ ਬੁੱਧੀਜੀਵੀਆਂ 
ਦੇ ਕਿਰਦਾਰ ਤੇ ਲੌਕ-ਜਮਹੂਰੀ ਇਨਕਲਾਬ ਵਿਚ ਉਹਨਾਂ ਦੇ ਰੋਲ ਨੂੰ ਸਮਝਕੇ ਕਹਿ ਰਿਹਾ ਹਾਂ । 
ਲੋਕ-ਜਮਹੂਹੀ ਇਨਕਲਾਬ ਵਿਚ ਜਿਥੇ ਕਿਸਾਨੀ ਦਾ ਅਹਿਮ ਰੋਲ ਹੈ, ਉਥੇ ਮਧ-ਸ਼੍ਰੇਣੀ ਤੇ 
ਪੈਟੀ-ਬੁਰਜਵਾ ਜਮਾਤਾਂ ਤੇ ਉਸਦੇ ਬੁੱਧੀਜੀਵੀਆਂ ਦਾ ਵੀ ਅਹਿਮ ਰੋਲ ਹੈ । ਇਸ ਰੋਲ ਨੂੰ ਘਟਾਕੇ 
ਵੇਖਣਾ ਤੰਗ ਨਜ਼-। ਹੋਵੇਗੀ ਤੇ ਲੋਕ-ਜਮਹੂਹੀ ਇਨਕਲਾਬ ਨੂੰ ਨੁਕਸਾਨ ਪੁਚਾਉਣਾ ਹੋਵੇਗਾ । 

ਹਲਵਾਰਵੀ ਇਸ ਗੱਲ ਦੀ ਗਰੰਟੀ ਦੀ ਮੰਗ ਕਰਨ ਲਗਿਆ ਮਾਰਕਸੀ-ਲੋਨਿਨੀ ਸੋਚ ਤੋਂ 
ਦੂਰ ਜਾਪਦਾ ਹੈ ਕਿ ਇਹ ਬੁੱਧੀਜੀਵੀ ਹੁਣ ਜ਼ਰਰ ਹੀ ਜਾਗ ਪੈਣਗੇ । ਗਰੰਟੀ ਤਾਂ ਬੁਨਿਆਦੀ ਜਮਾਤਾਂ 
ਦੀ ਵੀ ਕੇਵਲ ਲੰਮੇ ਸਮੇ ਪਿਛੋ` ਜਾਕੇ ਦਿਤੀ ਜਾ ਸਕਦੀ ਹੈ, _ਡਾਵਾਂ-ਡੋਲ ਜਮਾਤਾਂ ਦੀ ਕੋਈ 
ਗਾਰੰਟੀ ਨਹੀ ਦੇ ਸਕਦਾ । ਕਿਉਂਕਿ ਇਹ ਮੱਧ-ਸ਼੍ਰੋਣੀ ਦਾ ਖਾਸਾ ਹੈ ਕਿ ਲਹਿਰ ਦੇ ਮੁੱਢਲੇ ਦੌਰ 
ਵਿਚ ਤੇ ਬੁਨਿਆਦੀ ਜਮਾਤਾਂ ਦੇ ਚੇਤਨ ਸੰਘਹਸ਼ ਵਿਚ ਕੁਦਣ ਤਕ ਥਾਲੀ ਦੇ ਪਾਣੀ ਵਾਂਗ ਡੌਲਦੀ 
ਰਹਿੰਦੀ ਹੈ । ਇਸ ਜਮਾਤ ਦੇ ਵੱਡੇ ਹਿੱਸੇ ਦਾ ਡਾਵਾਂ ਡੋਲਪੁਣਾ ਖਤਮ ਕਰਨ ਦੀ ਇਕੋ ਗਰੰਟੀ 
ਜਮਾਤੀ ਸੰਘਰਸ਼ ਤੇ ਬੁਨਿਆਦੀ ਜਮਾਤਾਂ ਦੀ ਚੇਤਨਤਾ ਤੇ ਸਰਗਰਮੀ ਹੈ । ਜਮਾਤੀ ਸੰਘਰਸ਼ ਦੇ 
ਤਿੱਖੇ ਹੋਣ ਤੇ ਸਪੱਸ਼ਟ ਰੁਖ ਧਾਹਨ ਨਾਲ ਇਹ ਦਚਿਤੀ ਘਟਦੀ ਜਾਵੇਗੀ, ਬੇ-ਸ਼ਕ ਖਤਮ ਨਹੀ 
ਹੋਵੇਗੀ । 

ਜਮਾਤੀ ਸੰਘਰਸ਼ ਦੇ ਤਿੱਖੋ ਹੋਣ ਤੇ ਬੁਨਿਆਦੀ ਜਮਾਤਾਂ ਦੇ ਚੇਤਨ ਹੋਣ ਵਿਚ ਬੁੱਧੀ- 
ਜੀਵੀਆਂ ਦਾ ਆਪਣਾ ਰੋਲ ਹੈ । ਸਰਮਾਏਦਾਰੀ ਦੇ ਡੂੰਘੇ ਹੋ ਰਹੇ ਆਰਥਿਕ, ਸਮਾਜਕ ਤੇ ਰਾਜਸੀ 
ਸੰਕਟ ਨੂੰ ਬੌਧਿਕ ਤੌਰ ਤੇ ਸਮਝਣ ਤੋਂ ਮਧ ਸ੍ਰੇਣੀ ਦੀਆਂ ਅਪਣੀਆਂ ਨੀਹਾਂ ਹਿੱਲਣ ਨਾਲ ਬੁੱਧੀਜੀਵੀ 
ਚਿੰਤਨ ਵਲ ਵਧਦਾ ਤੇ ਅਪਣੇ ਪੱਖ ਦਾ ਫੈਸਲਾ ਕਰਦਾ ਹੈ । ਇਹ ਫੈਸਲਾ ਸਦਾ ਹੀ ਸੌ ਫੀ ਸਦੀ 
ਦਰੁਸਤ ਨਹ' ਹੁੰਦਾ । ਇਸ ਵਿਚ ਜਮਾਤੀ ਲੱਗ-ਲਬੇੜ, ਅੰਤਰਮੁਖੀ ਸੋਚਣੀ ਤੇ ਸਿਧਾਂਤ ਦੀ 
ਆਪਣੀ ਸਮਝ ਵੀ ਸ਼ਾਮਿਲ ਹੁੰਦੀ ਹੈ, ਪਹ ਮੋਟੇ ਤੋਰ ਤੇ ਈਮਾਨਦਾਰ ਹੁੰਦਾ ਹੈ । ਲੰਮੇ ਸਿਰੜੀ ਘੋਲ 
ਪਿਛੋ ਇਕ ਹਿੱਸਾ ਆਪਣੇ ਜਮਾਤੀ ਲੱਛਣ ਤਿਆਗ ਕੇ ਪਰੋਲੇਂਤਾਰੀ ਦਾ ਰੂਪ ਹੋ ਜਾਂਦਾ ਹੈ ਤੇ ਕੁਝ 
ਫੋਕੜ ਬਾਹਰ ਜਾ ਡਿਗਦਾ ਹੈ । ਪਰੰਤ੍ਰ ਸ਼ੁੱਧ ਹੋ ਜਾਣ ਵਾਲੇ ਭਾਗ ਨੂੰ ਮੁਖ ਰੱਖਕੇ ਸਮੂਚੀ ਜਮਾਤ 
ਨੂੰ ਸ਼ੁੱਧ ਹੋਣ ਦਾ ਸਰਟੀਫਿਕੇਟ ਨਹੀਂ ਦਿਤਾ ਜਾ ਸਕਦਾ । ਨਾਂ ਹੀ ਬਾਹਰ ਡਿੱਗਣ ਵਾਲੇ ਭਾਗ ਦੇ 
ਕਿਰਦਾਹ ਨੂੰ ਦੇਖਕੇ ਸਮੂਚੀ ਜਮਾਤ ਨੂੰ ਦੁਸ਼ਮਣ ਕਿਹਾ ਜਾ ਸਕਦਾ ਹੈ । 

ਜਮਾਤੀ ਸੰਘਰਸ਼ ਕਰਨਾ ਤੇ ਇਸ ਵਿਚੋ' ਅਨੁਭਵ ਪ੍ਰਾਪਤ ਕਹਨਾ ਇਕ ਦੂਜੇ ਨਾਲ ਜੁੜੇ 
ਹੋਏ ਹਨ. ਇਹਨਾਂ ਨੂੰ ਅੱਡੋ-ਅੱਡ ਨਹੀ ਕੀਤਾ ਜਾ ਸਕਦਾ । ਇਹ ਦੋਨੋ ਇਕੋ ਦਾਇਰੇ ਵਿਚ ਘੁੰਮਦੇ 
ਹਨ । ਸੰਘਰਸ਼ ਵਿਚੋਂ ਅਨ੍ਭਵ ਨਿਕਲਦਾ ਹੈ, ਅਨ੍ਹਭਵ ਵਿਚੋ" ਸੰਘਰਸ਼ । ਦਰੂਸਤ ਜਮਾਤੀ ਪਹੁੰਚ 


78 ਸਿਰਜਢਾ 


੧%%&- ,-੦੦- 


ਅਪਨਾਉਣਾ 'ਇਨਕਲਾਬੀਆਂ” ਵਾਂਗ ਕੁਝ ਸਕਿੰਟਾਂ ਦਾ ਕੰਮ ਨਹੀਂ । ਇਹ ਲੰਮੇ ਸਿਹੜੀ ਘੋਲ ਤੇ 
ਆਪਾ ਉਸਾਰੀ ਨਾਲ ਹੀ ਹੋਵੇਗਾ । ਨ 
ਇਸ ਵੇਰ ਐਨਾ ਹੀ ਕਾਫੀ ਹੈ । ਸੁਰਜੀਤ ਗਿੱਲ (ਬਠਿੰਡਾ) 


ਪਿਆਰੇ ਰਘਬੀਰ, 

ਸਿੱਖ ਸਿਧਾਂਤ ਅਤੇ ਸਿੱਖ ਸਮਾਜ ਆਪਣੇ ਵੇਲੇ ਦੀਆਂ _ਚਣੌਤੀਆਂ ਨੂੰ ਨਜਿਠਣ ਹਿਤ 
ਕੀਤਾ ਗਿਆ ਸਫਲ ਉਪਰਾਲਾ ਸੀ । ਮਧਕਾਲੀ ਜਗਤ ਵਿਚ ਇਨ੍ਹਾਂ ਉਪਰਾਲਿਆਂ ਦੀ ਅਧਿ- 
ਆਤਮਕ ਨੁਹਾਰ ਰੋਣੀ ਜ਼ਰੂਰੀ ਸੀ । ਪਰ ਅੱਜ ਇਹ ਸਿਧਾਂਤ ਅਤੇ ਸਮਾਜ ਵੱਖਰੀਆਂ ਚਣੌਤੀਆਂ 
ਅਤੇ ਸਮੱਸਿਆਵਾਂ ਦੇ ਸਨਮੁਖ ਹੈ । ਇ ਹਾਂ ਚਣੌਤੀਆਂ ਨੂੰ ਨਵੀਨ, ਸਮਕਾਲੀ ਸੰਦਰਭ ਵਿਚ ਹੀ 
ਪਛਾਣਿਆ ਤੇ ਨਜਿਠਿਆ ਜਾ ਸਕਦਾ ਹੈ । 

ਬਦਲੇ ਸਮਾਜਕ ਢਾਂਚੇ ਦੇ ਸੈਦਰਭ ਵਿਚ ਸਿੱਖ ਸਿਧਾਂਤ ਦੀ _ਵਲਿਖਣਤਾ ਸੰਪਰਦਾਇਕ 
ਅਰਥ ਤੋਂ ਵੱਖਰਾ ਮਹੱਤਵ ਗ੍ਰਹਿਣ ਕਰ ਸਕੇ, ਅਜਿਹਾ ਅਸੰਭਵ ਜਿਹਾ ਲਗਦਾ ਹੈ । ਇਸ ਲਈ 
ਜੇ ਵੀਹਵੀ' ਸਦੀ ਦੇ ਚੌਥੇ ਭਾਗ ਵਿਚ ਜਸਬੀਹ ਸਿੰਘ ਆਹਲੂਵਾਲੀਆ ਇਸ ਵਲਿਖਣਤਾ ਨੂੰ 
ਮੁੜ ਕੇ ਦ੍ਰਿੜ ਕਰਵਾਉਣਾ ਚਾਹੁੰਦਾ ਹੈ (ਆਲੋਚਨਾ : ਜੁਲਾਈ-ਸਤੌਬਰ 1974) ਤਾਂ ਸਪਸ਼ਟ ਹੈ 
ਕਿ ਇਸ ਸਮੱਸਿਆ ਨੂੰ ਸੰਪਰਦਾਇਕ (ਫ਼ਿਰਕੂ) ਅਰਥਾਂ ਤੋਂ ਵੱਖ ਕਰਕੇ _ਵਾਚਣਾ ਅਨੁਚਿਤ 
ਨਹੀ” ਰੋਵੇਗਾ । ਹੁ 

ਇਸ ਗੱਲ ਤੋ ਇਨਕਾਰ ਨਹੀ” ਕੀਤਾ ਜਾ ਸਕਦਾ ਕਿ ਸਿੱਖ ਜਗਤ ਵਿਚ ਧਾਰਮਿਕ ਭਾਵਨਾ 
ਦਾ ਪ੍ਰਭਾਵ ਲਗ ਭਗ ਬਹੁ-ਗਿਣਤੀ ਵਿਚ ਸੁਚੇਤ ਜਾਂ ਅਚੇਤ ਸ਼ਰਧਾ ਦੀ ਪੱਧਰ ਤਕ ਪਰਵਾਣਿਤ 
ਹੈ । ਇਸ ਲਈ ਇਹ ਭਾਵਨਾ ਇਕ ਵਸਤ੍ਗਤ ਸ਼ਕਤੀ ਦੇ ਰੂਪ ਵਿਚ ਸਮਾਜਕ ਖੋਤਰ ਵਿਚ 
ਕਾਰਜਸ਼ੀਲ ਹੁੰਦੀ ਹੈ । ਇਸ ਦੀ ਹੋਂਦ ਇਕ ਅਜਿਹੀ ਵਸਤ੍ਰਗਤ ਸ਼ਕਤੀ ਹੈ ਜਿਹੜੀ ਉਦਯੋਗਕ 
ਵਿਕਾਸ ਨਾਲ ਉਵੇਂ ਹੀ ਮੱਧਮ ਨ' ਪੈ ਗਈ ਜਾਂ ਮੱਧਮ ਧੈ ਸਕੀ ਜਿਵੇ ਕਿ ਯੋਰਪ ਦੇ ਉਦਯੋਗਕ 
ਵਿਕਾਸ ਕਾਰਨ ਹੋਇਆ ਕਿਉਕਿ ਸਾਡੇ ਤੀਜੇ ਜਗਤ ਵਿਚ ਉਦਯੋਗਕ ਵਿਕਾਸ ਬਸਤੀ-ਵਾਦੀ 
ਸਮਾਜ ਦਾ ਲੱਛਣਧਾਰੀ ਹੈ । 

ਸਿੱਖ ਸਿਧਾਂਤ ਆਪਣੇ ਮੂਲ ਸੰਦਰਭ ਵਿਚ ਨਿਸ਼ਚੇ ਹੀ _ਵਲਿਖਤਾ ਦਾ ਧਾਰਨੀ ਸੀ । 
ਭਗਤੀ ਲਹਿਰ ਦਾ ਅੰਗ ਹੁੰਦਿਆਂ ਹੋਇਆਂ ਵੀ ਸਿੱਖ ਸਿਧਾਂਤ ਦੀ ਸਮੱਸਿਆ ਅਤੇ ਚਣੌਤੀ ਨੰ 
ਨਜਿਠਣ ਦੀ ਵਿਧੀ ਭਗਤੀ ਲਹਿਰ ਵਿਚ ਵਲਿਖਣ ਸੀ ।_ ਭਾਵੇ” ਗੁਰੂ ਅੰਗਦ ਦੇਵ ਦੇ ਵੇਲੇ 
ਤੋਂ ਹੀ ਇਸ ਨੂੰ ਸੰਸਥਾ ਦਾ ਰੂਪ ਦੇਣ ਦਾ ਜਤਨ ਕੀਤਾ ਗਿਆ, ਤਾਂ ਵੀ ਇਹ ਸੈਸਥਾ ਰੂਪ ਵਿਚ 
ਹਂਦਾ ਰੋਇਆ ਵੀ ਆਪਣੀ ਕਲਿਆਣਕਾਟੀ ਵਲਿਖਣਤਾ ਨੂੰ ਕਾਇਮ ਰਖਣ ਵਿਚ ਸਫਲ ਰਿਹਾ । 
ਪਰ ਹਰ ਸੰਸਥਾਪਤ ਧਰਮ ਵਾਂਗ ਇਸ ਦਾ ਸਮਕਾਲੀਨਤਾ ਨਾਲੋ ਵਿਛੋੜਾ ਮਿਸਲਾਂ ਵੇਲੇ ਹੀ 
ਆਰੋਭ ਹੋ ਗਿਆ ਸੀ । 

ਸਿੰਘ ਸਭਾ ਅਤੇ ਅਕਾਲੀ ਲਹਿਰ ਵੇਲੇ ਇਸ ਨੂੰ ਮੁੜ ਕੇ ਸੰਦਰਭ ਯੁਕਤ ਸਮਕਾਲੀ 
ਅਰਥ ਅਤੇ ਮਹੱਤਵ ਪ੍ਰਾਪਤ ਹੋਇਆ ਜਿਹੜਾ ਪਿਛੋਂ ਜਾਕੇ ਰਾਜਨੀਤਕ ਪੱਧਰ ਤੇ ਵਿਸ਼ਾਲ 
ਸੁਤੰਤਰਤਾ ਸੰਗਰਾਮ ਦਾ ਸਹਾਈ ਹੋ ਨਿਬੜਿਆ । 


ਸਿਰਜਣਾ 79 


ਅੱਜ ਦੇ ਸੰਦਰਭ ਵਿਚ ਸਮੱਸਿਆ ਨੂੰ ਵਿਚਾਰਨ ਤੋਂ` ਪਹਿਲਾਂ ਇਹ ਗੱਲ ਸਪਸ਼ਟ ਹੋ 
ਜਾਣੀ ਚਾਹੀਦੀ ਹੈ ਕਿ ਸਿੱਖੀਅਤ ਦੀ ਵਲਿਖਣਤਾ ਦੂਜੇ ਵਲਿਖਣ ਤੱਤਾਂ (ਹਿੰਦੂ ਅਤੇ ਮੁਸਲਮਾਨ) 
ਦੇ ਹੁੰਦਿਆਂ ਹੋਇਆਂ ਧਰਮ-ਆਧਾਰਿਤ ਸੱਤਾ ਪ੍ਰਾਪਤੀ ਦੇ ਸੈਕਲਪ ਦੀ ਚੋਸ਼ਟਾ ਸੰਪਰਦਾਇਕਤਾ ਦੇ 
ਲੱਛਣ ਤੋਂ ਮੁਕਤ ਰਹਿ ਸਕਦੀ ਹੈ ਜਾਂ ਨਹੀਂ । ਕਿਉਕਿ ਅੱਜ ਸਮੱਸਿਆ ਇਹ ਨਹੀ' ਕਿ ਸਿੱਖੀਅਤ 
ਦੀ ਵਲਿਖਣਤਾ ਨੂੰ ਕਾਇਮ ਰੱਖਣਾ ਹੈ ਸਗੋ` ਸਮੱਸਿਆ ਇਸ ਪੱਖ ਤੋਂ ਵਿਚਾਰੀ ਜਾਣੀ ਚਾਹੀਦੀ ਹੈ 
ਕਿ ਅੱਜ ਦੀਆਂ ਸਮੱਸਿਆਵਾਂ ਅਤੇ ਚਣੌਤੀਆਂ ਨੂੰ ਨਜਿੱਠਣ ਲਈ ਪਰਧਾਨ ਚਿੰਤਨ ਪਰਵਾਹ ਦੀ ਕਿਵੇ' 
ਸਹਾਇਤਾ ਹੋ ਸਕਦੀ ਹੈ । ਸਿੰਘ ਸਭਾ ਲਹਿਰ ਭਾਵੇ' ਵਲਿਖਣਤਾ ਨੂੰ ਸਥਾਪਿਤ ਕਰਨ ਦਾ ਉਪਰਾਲਾ 
ਸੀ, ਪਰ ਧਾਟਮਿਕ ਜ਼ਾਗ੍ਰਤੀ ਲਹਿਰ ਅਤੇ ਅਕਾਲੀ ਲਹਿਰ _ਦੇ ਰੂਪ ਵਿਚ ਵਿਸ਼ਾਲ ਸੁੜੌਤਰਤਾ 
ਸੰਗਰਮ ਦੇ ਸਹਾਈ ਹੋਣ ਤਕ ਦੀ ਯਾਤਰਾ ਹ ਕਰ ਸਕੀ ਸੀ, _ਸਿੱਖੀਅਤ ਦੀ ਵਲਿਖਣਤਾ ਨੂੰ 
ਕਾਇਮ ਨਹੀਂ ਕਰ ਸਕੀ ਸੀ । ਇਸ ਲਈ ਅੱਜ ਦੇ ਸਮੇ ਸਿੱਖੀ ਦੀ ਵਲਿਖਣਤਾ ਨੂੰ ਨਵੇਂ 
ਸੈਦਰਭ ਵਿਚ ਸਥਾਪਿਤ ਕਰਨ ਦੀ ਖੁਸ਼ ਫਹਿਮੀ ਸਥਾਪਿਤ ਰਾਜਨੀਤਕ ਢਾਂਚੇ ਵਿਚ ਨਿਜੀ 
ਲਾਭ ਦੀ ਓੜ੍ਹਨੀ ਤਾਂ ਮੰਨੀ ਜਾ ਸਕਦੀ ਹੈ, ਗੈਭੀਰ ਰਾਜਨੀਤਕ ਜਾਂ ਦਾਰਸ਼ਨਿਕ ਧਾਰਨਾ ਵਜੋਂ 


ਸਵੀਕਾਰੀ ਨਹੀ ਜਾ ਸਕਦੀ । 
ਜਸਬੀਰ ਆਹਲ੍ਹਵਾਲੀਆ ਨੇ ਮਾਰਕਸਵ'ਦ ਨੂੰ ਇਸ ਵਲਿਖਣਤਾ ਦੀ ਸਥਾਪਤੀ ਦੇ 


ਸਹਾਇਕ ਵਜੋ ਵੰਗਾਟਿਆ ਹੈ ਜਦਕਿ ਸਮੱਸਿਆ ਇਸਦੇ ਬਿਲਕੁਲ ਉਲਟ ਹੈ । ਮਾਰਕਸਵਾਦ ਭਲੇਂ 
ਹੀ ਬਹੁਗਿਣਤੀ ਨੂੰ ਪਰਵਾਣ ਨਾ ਹੋਵੇ ਪਰ ਇਹ ਸਮੇ ਦੀ ਪ੍ਰਧਾਨ ਵਿਚਾਰਧਾਰਾ ਹੈ । ਏਸੇ ਵਲੋ 
ਦਿੱਤੀ ਗਈ ਚਣੌਤੀ ਨੇ ਸਾਰੀਆਂ ਸੰਸਥਾਵਾਂ ਅਤੇ ਵਿਚਾਰਧਾਰਾਂ ਨੂੰ ਪੁਨਰ ਵਿਚਾਰ ਅਤੇ ਪੁਨਰ 
ਸੰਗਠਣ ਲਈ ਮਜਬੂਰ ਕਰ ਦਿੱਤਾ ਹੈ । ਇਸ ਲਈ ਜੇ ਜਸਬੀਰ ਆਪਲ੍ਰਵਾਲੀਆ ਜ਼ਰੂਰ ਹੀ 
ਸਿੱਖੀਅਤ ਦੀ ਵਲਿਖਣਤਾ ਨੂੰ ਸਮੇ ਦਾ ਹਾਣੀ ਬਣਾਉਣਾ ਚਾਹੁੰਦਾ ਹੈ ਤਾਂ ਉਸਨੂੰ ਸਿੱਖ ਹਲਕਿਆਂ 
ਨੂੰ ਨਵੇਂ ਤਕਾਜ਼ਿਆਂ ਤੋ' ਜਾਣੂ ਕਰਵਾਉਣਾ ਚਾਹੀਦਾ ਹੈ ਤੇ ਘੱਟੋ ਘੱਟ ਵਿਹਾਰਕ ਪੱਧਰ ਦੀਆਂ 
ਚਤੁਰਾਈਆਂ ਸਿਧਾਂਤਕ ਪੱਧਰ ਤੇ ਵਰਤਣ ਤੋਂ` ਸੈਕੋਚ ਕਰਨ ਦੀ ਜਾਚ ਮਿਖਣੀ ਚਾਹੀਦੀ ਹੈ । 


(ਡਾ: ਅਮਰਜੀਤ ਸਿੰਘ 
ਪਿਆਰੇ ਰਘੁਬੀਰ ਜੀ, 


ਤੁਸੀ' 'ਸਿਰਜਣਾ` ਵਿਚ ਤੇਜਵੰਤ ਗਿੱਲ ਹੁਰਾਂ ਬਾਰੇ ਜੋ ਚਰਚਾ-ਪਰਿਚਰਚਾ ਸ਼ੁਰੂ ਕੀਤੀ ਹੈ- 
ਵਧੀਆ ਗੱਲ ਹੈ । ਫਸੇ ਲੜੀ ਵਿਚ ਦਾਸ ਨੇ ਵੀ ਕੁਝ ਭਾਵ ਸ਼ਬਦਾਂ ਵਿਚ ਬੰਨ੍ਹੇ ਹਨ, ਜੇ ਹੋ ਸਕੇ 


ਤਾਂ ਸੰਗਤਾਂ ਤਕ ਪਹੁੰਚਾ ਦੇਣਾ ਧਿਆਨਪੁਰੀ _ 


ਵਾਰ ਇਕ ਆਲੋਚਕ ਦੀ 
ਕ੍ਰਿਤ ਕਵੀ ਧਿਆਨਪੁਰੀ 


ਸੰਤ ਮਿੰਘ ਸੇਖੋਂ” ਆਖੇ ਤੇਜਵੰਤ ਨੂੰ । 

ਮੇਰੇ ਵਾਲਾ ਟਾਲ ਹੋਣਾ ਤੇਰਾ ਐਤ ਨੂੰ ।। 
ਚੰਗਾ ਸਾਂਭਿਆ ਤੇ ਭਾਵੇ" ਮੰਦਾ ਸਾਂਭਿਆ । 
ਮੇਰੇ ਵਾਲਾ ਪੁੱਤਰਾ ਤ੍ਰੰ ਧੰਦਾ ਸਾਂਭਿਆ ॥ 


80 ਸਿਰਜ਼ਣਾ 


ਜੀਂਦੇ ਜੀਅ ਹੀ ਮੇਰੇ, ਤੂੰ ਸੈਭਾਲ ਲੀਤੀ ਗੱਦੀ ਮੋਰੀ 
ਜਿੱਦਾਂ ਚਕਿਆ ਮੈ 'ਪੱਥੀ` ਤੇ ਅਜੀਤ ਨੂੰ । 
ਓਦਾਂ ਚੱਕੀ” ਸੀਮਾ ਗਿੱਲ, ਮਨਜੀਤ ਨੂੰ ।। 
ਇਕ ਗੱਲ ਚੇਤੇ ਰੱਖੀ. ਜਦੋਂ ਕੋਈ ਵਿਆਹੀ ਜਾਵੇ 
ਭੁਲ ਕੇ ਨਾ ਮਿਲੀ ਕਦੇਂ ਉਹਦੇ ਕੰਤ ਨੂੰ । ਸੌਤ ਸਿੰਘ ਸੇਖੋਂ... ..... 
ਜਦੋ ਕਰੇ ਗੱਲ ਕਰੀ” ਦੌ-ਪਾਤਰੀ । 
ਇਕ ਹੱਥ ਥੋੜ੍ ਦੂਜੇ ਹੱਥ _ਦਾਤਰੀ । ਰ੍ 
ਪਾਤਰ ਤੇ ਪਾਸ਼ ਨੂੰ `ਬਿਠਾਵੀ' ਦੌਹਾਂ ਗੌਡਿਆਂ `ਤੇ 
ਹਾਕ ਕੈਮ ਚੱਥੀ' ਤਤ ਨੂ । । ਸੰਤ ਸਿੰਘ ਸੇਖੋਂ... 


ਬਹੁਤਾ ਨਹੀਉ' ਪਾੜਾ ਸੇਖੋਂ” ਅਤੇ ਗਿੱਲ ਦਾ । 


ਮੋਰ ਵਾਂਗ੍ਰੇ 'ਹਾਅ` ਆਖ ਕੇ ਤੁੰ ਹਿੱਲਦਾ ॥ 
ਗੋਡਿਆਂ ਦੀ ਪੀੜ ਨੂੰ ਬਣਾਵੀ' ਪੀੜ ਲੌਕਤਾ ਦੀ 
ਏਨੀ ਗੱਲ ਆਖਕੇ ਮੁਕਾਵਾਂ ਛੰਤ ਨੂੰ । ਸੰਤ ਸਿੰਘ ਸੇਖੋ',........ 


ਪ੍ਰਕਾਸ਼ਨ ਸਮੋ” ਦੀ ਵਿੱਥ 


ਸੰਪਾਦਕ ਦਾ ਨਾਉ” 
ਕੌਮੀਅਤ 
ਪਤਾ 


936-ਬੀ, ਮਖਦ੍ਰਮਪੂਰਾ, ਜਲੰਧਰ 
ਤ੍ਰੋਮਾਸਿਕ 
ਛਾਪਕ. ਪ੍ਰਕਾਸ਼ਕ ਤੇ ਮਾਲਕ ਦਾ ਨਾਉ” (ਸੀਮਤੀ) ਸੁਲੇਖਾ 


ਭਾਰਤੀ 

2$ਨ-ਬੀ, ਮਖਦੂਮਪੁਰਾ, ਜਲੰਧਰ 
ਰਘਬੀਰ ਸਿੰਘ 

1197, ਸੈਕਟਰ 17-ਬੀ, ਚੰਡੀਗੜ੍ਹ 


ਮਿਤੀ : 28 ਫਰਵਰੀ, 1977 ਦਸਖਤ/(ਸ੍ਰੀਮਤੀ) ਸੁਲੇਖਾ 


ਨ ਪਕਾ ਅਤੇ ਮਾਲ ਸ੍ਰੀਮਤੀ ਸੁਲੋਖ ਨੇ ਲੋਟ ਪ੍ਰੰਰਜ਼, ਜਬਰ 2 ਛਪਵਾਕੇ 
23ਨ-ਬੀ, ਮਖਦ੍ਮਪੁਤਾ, ਜਲੰਧਰ ਤੋਂ ਪਰਕਾਜ਼ਿਤ ਕੀਤਾ ।-ਪ੍ਰਕਾਸ਼ਨ ਸਿਤੀ : 30 ਮਾਰਚ, 1075 


€੩॥ ੩ :. 1 2੦ ।-।1੧4੮ ॥0੧3%੩। ੩੦#੧7੬੧॥ 


___ ਸ੨ਰੰ੩ਅਲ 1੮੧੦0 ੧ ਰਾ  9£ | ਖ=ਮ।ਪ੨ ੬9 ਰਤ ੬੦6 /% 3੬੩ ਚ ੪੬੦ ਮਨੋ, ਤਵ. ॥ - 00545665 


ਰਿ ਬੀ ਐਮ.ਏ. ਦੇ ਵਿਦਿਆਰਥੀ ਲਈ 
ਪੰਜਾਬੀ ਜ਼ਗਤ ਵਿਰ 'ਇਕ ਹੌਰ ਸੀਲ ਪੱਥਰ 

ਭਾਈ ਵੀਰ ਸਿੰਘ ਦਰ1 
ਲੇਖਕ : ਡਾ: ਸੁਰਿੰਦਰ ਸਿੰਘ ਕੌਰਲੀ- 

ਖੂਬਸੂਰਤ ਛਪਾਈ : ਸਰਵੇਤਮ ਜਿਲਦ 


ਮੁੱਲ :--ਸਾਧਾਰਨ 10-00 (ਵਿਦਿਆਟਥੀਆਂ ਲਵੀ) 
ਤੀਲੱਕਸ਼ 12-00 (ਲਾਇਬ੍ਰੇਰੀਆਂ ਲਈ) 


ਪੁਸਤਕ ਵਿਚ ਵਿਸ਼ੇ 
1. ਭਾਈ ਵੀਤ ਸਿੰਘ ਜੀਵਨ ਦਰਸ਼ਨ, ਉਹਨਾਂ ਦੀਆਂ ਰਚਨਾਵਾਂ ਦੇ ਆਧਾਰ ਉਤੇ । 
2. _ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਯੋਗ ਦਾ ਸੈਕਲਪ 
ਗਲਾਂ ੬ ਸਿੰਘ ਦੀ ਕਵਿਤਾ ਵਿਚ ਸੌਦਰੀਯ-ਚੇਤਨਾ 


6. ਭਾਈ ਵੀਰ ਸਿੰਘ ਦੇ ਨਾਵਲ 
7. ਭਾਈ ਵੀਰ ਸਿੰਘ ਅਤੇ ਗ੍ਰਰਮਤ 
9. ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦ ਆਧੁਨਿਕ ਪੰਜਾਬੀ ਸਾਹਿਤ ਤੇ ਪ੍ਰਭਾਵ 


ਲੋਟ ਵਿਦਿਆਰਥੀਆਂ ਲਈ ਵਧ ਤੋ ਵਧ ਕਮਿਸ਼ਨ ਦੀ ਵਿਵਸਥਾ ਹੈ । 


ਕੇ ਲਾਲ ਐੱਡ ਕੰਪਨੀ 
ਲੇਫੈਸਟ ਪ੍ਰਿੰਟਰਜ਼ ਬਿਲਡਿੰਗ: 9-ਕਨਾਟ ਸਰਕਸ. ਜਲੋਧਰ 
ਫ਼ੋਨ : 6450 


1੧੦. 18 &£111-100 75 


